ਜਾਣੇ - ਪਛਾਣੇ ਰੁੱਖ 


ਭਾਰਤ - ਦੋਸ਼ ਤੇ ਲੋਕ 





15815 81-237-1207-3 


1995 (ਸ਼ੌਕ ਸੰਮਤ 1916) 

ਮੂਲ $ ਡਾਂ. ਐਚੋਂ ਸਾਂਤਾਪੋਅ, 1966 

ਪੋਜਾਬੀ ਅਨੁਵਾਦ $ ਨੈਸ਼ਨਲ ਬੁਕ ਟਰੋਸਟ, ਇੰਡੀਆ 

6070੧੦। 11885 (#00860 

ਮੁਲ : 31.00 

ਨਿਰਦੇਸ਼ਕ, ਨੈਸ਼ਨਲ ਬੁਕ ਟਰੋਸਟ, ਇੰਡੀਆ, ਏ-5 ਗਰੀਨ ਪਾਰਕ, 
ਨਵੀਂ ਦਿੱਲੀ - 110 016 ਵਲੋਂ ਪ੍ਰਕਾਸ਼ਿਤ। 





ਭੂਮਿਕਾ 

ਇਹ ਪੁਸਤਕ, ਜੋ ਹੁਣ ਆਮ ਲੋਕਾਂ ਦੇ ਹੌਥਾਂ ਵਿਚ ਪੁੌਜ ਰਹੀ ਹੈ, ਲਿਖਣ ਦੇ ਪਿੰਛੇ 
ਪ੍ਰੇਰਨਾ, ਬੰਬਈ ਦੇ 'ਸਰਕਾਰੀ ਟ੍ਰਾਂਸਪੋਰਟ ਰੀਵੀਊ' ਦੇ ਸੰਪਾਦਕ ਸ੍ਰੀ ਜੇ. ਜੌਨ ਦੀ ਸੀ। 
ਉਹਨਾਂ ਮੈਨੂੰ ਇਸ ਪਤ੍ਰਿਕਾ ਲਈ ਬੰਬਈ ਦੇ ਕੁਝ ਰੁਖਾਂ ਬਾਰੇ, ਆਮ ਪਾਠਕਾਂ ਵਲੋਂ ਪਸੰਦ 
ਕੀਤੇ ਜਾਣ ਵਾਲੋ ਲੋਖਾਂ ਦੀ ਇੱਕ ਲੜੀ ਲਿਖਣ ਲਈ ਬੇਨਤੀ ਕੀਤੀ। ਮੈਂ ਇਹ ਲੜੀ 
ਲਿਖਣੀ ਪਰਵਾਨ ਕਰ ਲਈ। ਇਸ ਲੜੀ ਦਾ ਪਹਿਲਾ ਲੋਖ ਉਸ ਪਤ੍ਰਿਕਾ ਦੇ ਮਈ. 
1958 ਦੇ ਅੰਕ ਵਿਚ ਅਤੇ ਆਖ਼ਰੀ ਲੇਖ ਨਵੰਬਰ. 1960 ਦੇ ਅੰਕ ਵਿਚ ਪਕਾ 
ਹੋਇਆ। ਉਸ ਤੋਂ ਬਾਅਦ ਪਤ੍ਰਿਕਾ ਛਪਣੀ ਬੰਦ ਹੋ ਗਈ ਅਤੇ ਅੰਗਰੇਜ਼ੀ ਦੀ ਥਾਂ 'ਤੇ 
ਉਹ ਖੇਤਰੀ ਭਾਸ਼ਾ ਵਿਚ ਪ੍ਰਕਾਸ਼ਿਤ ਹੋਣ ਲੌਂਗੀ। 

ਇਸ ਲੜੀ ਦੇ ਪਹਿਲੇ ਲੇਖ ਦੀ ਭੂਮਿਕਾ-ਟਿਂਪਣੀ ਵਜੋਂ ਸੰਪਾਦਕ ਨੇ ਲਿਖਿਆ 
ਸੀ, "ਇਹ ਸੰਖੇਪ ਲੋਖਾਂ ਤੇ ਚਿਤਰਾਂ ਦੀ ਉਸ ਲੜੀ ਦਾ ਪਹਿਲਾ ਲੋਖ ਹੈ. ਜੋ ਅਸੀਂ 
ਸਮੇਂ-ਸਮੇਂ ਪ੍ਰਕਾਸ਼ਿਤ ਕਰਨ ਦਾ ਵਿਚਾਰ ਬਣਾਇਆ ਹੈ। ਅਸੀਂ ਅਜਿਹੇ ਦਰੋਖ਼ਤਾਂ ਜਾਂ 
ਦਰੋਂਖਤਾ ਉਤੇ ਚੜ੍ਹਨ ਵਾਲੀਆਂ ਵੇਲਾਂ ਦੀ ਚੋਣ ਕਰਾਂਗੇ, ਜੋ ਆਪਣੇ ਸੁੰਦਰ ਫੁਲਾਂ ਅਤੇ 
ਪਤਿਆਂ ਦੇ ਕਾਰਨ ਸਾਡੇ ਬਾਗ-ਬਗੀਚਿਆਂ ਅਤੇ ਰਸਤਿਆਂ 'ਤੇ ਲਾਉਣ ਲਈ ਖ਼ਾਸ 
ਅਹਿਮੀਅਤ ਦੇ ਹੋਕਦਾਰ ਹਨ। ਆਸ ਹੈ ਇਹ ਲੜੀ ਸਰਕਾਰੀ ਟਰਾਂਸਪੋਰਟ ਅਮਲੇ ਅਤੇ 
ਆਮ ਮੁਸਾਫ਼ਿਰਾਂ ਦੇ ਮਨਾਂ ਵਿਚ, ਕੁਦਰਤ ਦੀ ਖ਼ੂਬਸੂਰਤੀ ਨੂੰ ਮਾਨਣ ਤੇ ਸਲਾਹੁਣ ਦਾ 
ਵਧੇਰੇ ਚਾਅ ਤੇ ਉਤਸ਼ਾਹ ਪੈਦਾ ਕਰੋਗੀ।` 

ਬੈਬਈ ਦੇ “ਸਰਕਾਰੀ ਟਾਸਪੇਰਟ ਰੀਵੀਊ" ਵਿੱਚ ਪ੍ਰਕਾਸ਼ਿਤ ਲੜੀ ਦੇ ਜ਼ਿਆਦਾਤਰ 
ਲੋਖ. ਉਚਿਤ ਸੋਧ-ਸੁਧਾਈ ਅਤੇ ਤਬਦੀਲੀ ਤੋਂ ਬਾਅਦ. ਇਹਨਾਂ ਪੌਨਿਆ 'ਤੇ ਪ੍ਰਕਾਸ਼ਿਤ 
ਕੀਤੇ ਗਏ ਹਨ। ਕੋਝ ਝਾੜ-ਝਾੜੀਆਂ ਅਤੇ ਵੇਲਾਂ ਵਰਗੇ ਪੋਦੇ ਛੱਡ ਦਿੱਤੇ ਗਏ ਹਨ। 
ਦੂਸਰੇ ਪਾਸੇ ਕਈ ਨਵੇਂ ਰੁਖ ਇਸ ਪੁਸਤਕ ਵਿਚ ਸ਼ਾਮਿਲ ਕੀਤੇ ਗਏ ਹਨ। ਮੋਟੇ ਤੋਰ 
ਤੇ, ਸਿਰਫ਼ ਉਹੀ ਰੁਖ ਸ਼ਾਮਿਲ ਕੀਤੇ ਗਏ ਹਨ, ਜੋ ਸਾਡੇ ਸ਼ਹਿਰਾਂ-ਕਸਬਿਆਂ ਦੀਆਂ 
ਗਲੀਆਂ ਜਾਂ ਦੇਸ਼ ਦੀਆਂ ਸੜਕਾਂ ਦੇ ਕਿਨਾਰੇ ਲੌਗੇ ਵੇਖਣ 'ਚ ਆਉਂਦੇ ਹਨ। ਬਾਗ- 
ਬਗੀਚਿਆਂ ਅਤੇ ਵਣਾਂ-ਜੰਗਲਾਂ ਵਿਚ ਪਾਏ ਜਾਣ ਵਾਲੋ ਰੁੱਖ, ਜਾਣ-ਬੁੱਝ ਕੇ ਰਹਿਣ ਦਿੱਤੇ 
ਗਏ ਹਨ। 

ਇਹ ਪੁਸਤਕ ਬਨੌਂਸਪਤ-ਵਿਗਿਆਨੀ, ਜਾਂ ਵਣ-ਪਾਲਾਂ ਲਈ ਨਹੀਂ ਸਗੋਂ ਇਸਦਾ 
ਮਨੋਰਥ ਸਾਡੇ ਪੜ੍ਹੋ-ਲਿਖੋ ਲੋਕਾਂ ਨੂੰ ਭਾਰਤ ਦੇ ਸੜਕਾਂ ਜਾਂ ਰਸਤਿਆਂ ਦੇ ਕਿਨਾਰੇ ਹੋਣ 
ਵਾਲੇ ਵਧੇਰੇ ਆਮ ਰੁੱਖਾਂ ਬਾਰੇ ਕੁਝ ਜਾਣਕਾਰੀ ਦੇਣਾ ਹੈ। ਤਕਨੀਕੀ ਸ਼ਬਦਾਵਲੀ ਘੋਟ 
ਤੋਂ ਘੋਟ ਦੇਣ ਦਾ ਯਤਨ ਕੀਤਾ ਗਿਆ ਹੈ ਅਤੇ ਜਿੱਥੇ ਕਿਤੇ ਤਕਨੀਕੀ ਸ਼ਬਦ ਦਿੱਤੇ ਗਏ 
ਹਨ, ਉਹਨਾਂ ਦੀ ਪੂਰੀ-ਪੂਰੀ ਵਿਆਖਿਆ ਕੀਤੀ ਗਈ ਹੈ। ਜਿਥੋਂ ਤੌਕ ਵੇਰਵਿਆਂ ਦਾ 
ਸੰਬੰਧ ਹੈ, ਮੈਂ ਸਿਰਫ਼ ਉਂਹੀ ਵੇਰਵੇ ਦੇਣ ਦੀ ਕੋਸ਼ਿਸ਼ ਕੀਤੀ ਹੈ, ਜੋ ਮੇਰੀ ਰਾਏ 'ਚ 
ਜ਼ਿਆਦਾਤਰ ਭਾਰਤ ਦੇ ਕਿਸੇ ਨਾ ਕਿਸੇ ਹਿੱਸੇ ਦੇ ਆਪਣੇ ਮੂਲ ਰੁਖ ਹਨ। ਸਿਰਫ਼ ਕੁਝ 
ਕੁ ਵਿਦੇਸ਼ੀ ਰੁਖ ਹੀ ਲਏ ਗਏ ਹਨ। ਉਹ ਵੀ ਅਜਿਹੇ ਰੁਖ ਹਨ. ਜੋ ਸਾਰੇ ਦੇਏ ਵਿਦ 


੪ ਜਾਣੇ-ਪਛਾਣੇ ਰੁੱਖ 


ਆਮ ਹੋਣ ਲੌਂਗ ਪਏ ਹਨ ਅਤੇ ਜਿਹਨਾਂ. ਆਪਣੇ-ਆਪ ਨੂੰ ਭਾਰਤੀ ਸਥਿਤੀਆਂ ਦੇ 
ਏਨਾ ਅਨੁਕੂਲ ਬਣਾ ਲਿਆ ਹੈ ਕਿ ਜੋ ਉਹਨਾਂ ਨੂੰ ਭਾਰਤ ਦੇ ਮੁਲ ਰੋਂਖ ਨਹੀਂ. ਤਾਂ ਘੋਟੋ- 
ਘੋਟ ਏਥੋਂ ਦੀਆਂ ਪ੍ਰਕਿਰਤਕ ਸਥਿਤੀਆਂ ਅਨੁਸਾਰ ਪੂਰੀ ਤਰ੍ਹਾਂ ਢਲ ਜਾਣ ਵਾਲੋ ਜ਼ਰੂਰ 
ਸਮਝਿਆ ਜਾ ਸਕਦਾ ਹੈ। 

ਮੂਲ ਲੋਖ-ਲੜੀ, ਜਿਵੇਂ ਕਿ ਪਹਿਲਾਂ ਆਖਿਆ ਗਿਆ ਹੈ, ਬੰਬਈ ਦੀ ਇੱਕ ਪਤ੍ਰਿਕਾ 
ਅਤੇ ਬੰਬਈ ਦੇ ਪਾਠਕ-ਵਰਗ ਲਈ ਲਿਖੀ ਗਈ ਸੀ। ਇਸ ਕਰਕੇ ਉਹਨਾਂ ਵਿਚ ਅਜਿਹੀ 
ਜਾਣਕਾਰੀ ਤੇ ਸੂਚਨਾ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ, ਜੋ ਕਿ ਬੰਬਈ ਦੇ ਲੋਕਾਂ ਲਈ 
ਵਿਸ਼ੇਸ਼ ਦਿਲਚਸਪੀ ਵਾਲੀ ਸਮਝੀ ਗਈ ਸੀ। ਇਸ ਪੁਸਤਕ ਵਿੱਚ ਵੇਰਵਿਆਂ ਦਾ 
ਘੇਰਾ ਵਧਾ ਕੇ. ਹਿਮਾਲਾ ਪਰਬਤ ਦੇ ਦੌਖਣ ਵਲ ਦੇ ਜ਼ਿਆਦਾਤਰ ਭਾਰਤ ਤੌਕ ਕਰ ਦਿੱਤਾ 
ਗਿਆ ਹੈ। 

ਮੇਰੇ ਕੁੱਝ ਮਿੰਤਰ, ਜਿਹਨਾਂ ਪੁਸਤਕ ਦਾ ਖਰੜਾ ਵੇਖਿਆ ਹੈ. ਮੈਨੂੰ ਪੁਛਦੇ ਰਹੇ ਹਨ 
ਕਿ ਮੈ' ਇਸ ਵਿਚ ਕੁੱਝ ਰੋਂਖ ਸ਼ਾਮਿਲ ਕਿਉਂ ਕੀਤੋ ਹਨ ਅਤੇ ਕੁਂਝ ਹੋਰ ਛੌਡ ਕਿਉਂ ਦਿੱਤੇ 
ਹਨ. ਜਦ ਕਿ ਕੁੱਝ ਅਜਿਹੇ ਮੂਲ ਰੁਂਖ ਹਨ ਜੋ ਕਿ ਏਥੇ ਦਿੱਤੇ ਗਏ ਕੁੱਝ ਰੋਂਖਾਂ ਨਾਲੋਂ ਹਰ 
ਲਿਹਾਜ਼ ਨਾਲ ਕਿਤੇ ਵਧੇਰੇ ਖ਼ੂਬਸੂਰਤ ਅਤੇ ਦਿਲਕਸ਼ ਹਨ। ਮੈਂ ਇਸ ਗੋਲ ਦਾ 
ਈਮਾਨਦਾਰੀ ਨਾਲ ਇਕਬਾਲ ਕਰਦਾ ਹਾਂ ਕਿ ਕਿਸੇ ਵੀ ਦਾਰਸ਼ਨਿਕ ਕਾਰਨ ਨੇ ਵਿਸ਼ੇ 
ਦੀ ਚੋਣ ਵਿੱਚ ਮੇਰੀ ਅਗਵਾਈ ਨਹੀਂ ਕੀਤੀ। ਮੈਂ ਕਈ ਵਰ੍ਹੇ ਭਾਰਤ ਦੇ ਵੱਖ-ਵੌਖ ਹਿੰਸਿਆਂ 
ਵਿਚ ਘੁੰਮਦਾ ਫਿਟਦਾ ਅਤੇ ਰੁੱਖਾਂ ਨੂੰ ਗਹੁ ਨਾਲ ਵੇਖਦਾ ਰਿਹਾ ਹਾਂ । ਕੁਝ ਰੁੱਖਾਂ ਨੋ 
ਵਿਸ਼ੇਸ਼ ਤੌਰ 'ਤੇ ਮੇਰਾ ਮਨ ਮੋਹਿਆ ਹੈ ਅਤੇ ਏਥੇ, ਇਸ ਪੁਸਤਕ ਵਿਚ ਉਹਨਾਂ ਦਾ ਜ਼ਿਕਰ 
ਹੈ। ਜਾਂ ਫਿਰ ਕੁਝ ਦੋਸਤਾਂ ਨੇ ਮੇਰਾ ਧਿਆਨ ਕੁਝ ਦਿਲ-ਖਿੱਚ ਦਰੋਖ਼ਤਾਂ ਵਲ ਦਿਵਾਇਆ 
ਹੈ ਅਤੇ ਵਧੇਰੇ ਵਿਸਥਾਰ ਦੀ ਮੋਗ ਕੀਤੀ ਹੈ. ਅਜਿਹੇ ਰੌਂਖ ਵੀ ਇਸ ਪੁਸਤਕ ਵਿਚ ਸ਼ਾਮਲ 
ਕੀਤੇ ਗਏ ਹਨ। ਆਮ ਕਰਕੇ ਸੈਂ ਅਜਿਹੇ ਰੁੱਖ ਹੀ ਲਏ ਹਨ, ਜੋ ਕੋਵਲ ਟਾਪੁਹਾਣ ਭਾਰਤ 
ਵਿੱਚ ਹੀ ਮਿਲਦੇ ਹਨ. ਹਿਮਲਾ ਪਰਬਤ ਜਾਂ ਆਸਾਮ ਦੇ ਵਧੇਰੇ ਦੂਰ-ਦਰਾਜ਼ ਹਿੱਸਿਆਂ 
ਤੋਂ ਦੂਰ। ਕਹਿਣ ਦਾ ਮਤਲਬ ਇਹ ਕਿ ਉਹ ਰੋਂਖ ਜਿਹਨਾਂ ਸੰਬੰਧੀ ਇਹ ਆਸ ਕੀਤੀ 
ਜਾਂਦੀ ਹੈ ਕਿ ਸਾਡੇ ਆਮ ਲੋਕਾਂ ਨੂੰ ਥੋੜ੍ਹੀ-ਬਹੁਤੀ ਜਾਣਕਾਰੀ ਜ਼ਰੂਰ ਹੋਵੇ । 

ਇੱਕ ਗੌਲ ਚਿੱਤਰਾਂ ਬਾਰੇ। ਪਲੇਟ ਨੰਬਰ 4 ਨੂੰ ਛੱਡ ਕੇ, ਸਾਰੇ ਰੰਗੀਨ ਬਲਾਕ 
ਸ੍ਰੀ ਏ. ਕੋ. ਗੋਹੇਲ ਦੀਆਂ ਮੂਲ ਵਾਟਰ-ਕਲਰ ਪੇਂਟਿੰਗਾਂ ਤੋ' ਬਣਾਏ ਗਏ ਹਨ, ਜਿਹਨਾਂ 
ਨੋ ਕਿ ਆਪਣਾ ਕੰਮ ਬੰਬਈ ਵਿਚ, ਇੰਕ ਅਜਿਹੀ ਯੋਜਨਾ ਦੇ ਅਧੀਨ ਨੋਪਰੇ ਚਾੜ੍ਹਿਆ, 
ਜਿਸ ਲਈ ਕਿ ਪੈਸਾ ਵਿਗਿਆਨਕ ਤੇ ਸਨਅਤੀ ਖੋਜ ਕੌਂਸਲ. ਨਵੀਂ ਦਿੱਲੀ ਵਲੋਂ 
ਮੁਹੋਈਆ ਕੀਤਾ ਗਿਆ ਸੀ। ਪਲੋਟ ਨੰਬਰ 4, ਪੁਰੰਧਰ ਦੇ ਸ੍ਰੀ ਆਰ. ਏ. ਐਕਲੰਡ, 
ਜੋ ਹੁਣ ਫ਼ਿਨਲੈਂਡ ਦੇ ਹਨ, ਦੀ ਇੰਕ ਵਾਟਰ-ਕਲਰ ਪੇਂਟਿੰਗ 'ਤੇ ਆਧਾਰਿਤ ਹੈ। ਹਾਫ਼- 
ਟੋਨ ਚਿੱਤਰ, ਈ. ਬਲੈਟਰ ਦੀ ਪੁਸਤਕ “ਬਰਤਾਨਵੀ ਭਾਰਤੀ ਅਤੇ ਸ੍ਰੀ ਲੰਕਾ ਦੇ ਤਾੜ” 
'ਚੋਂ ਆਗਿਆ ਸਹਿਤ ਲਏ ਗਏ ਹਨ, ਜੋ ਆਕਸਫ਼ੋਰਡ ਯੂਨੀਵਰਸਿਟੀ ਪ੍ਰੈੱਸ ਦੁਆਰਾ 
ਪ੍ਰਕਾਸ਼ਿਤ ਕੀਤੀ ਗਈ ਹੈ। ਰੇਖਾ-ਚਿੰਤਰ 1 ਅਤੇ 7 ਨੂੰ ਛੱਡ ਕੇ, ਬਾਕੀ ਦੇ ਰੇਖਾ-ਚਿੱਤਰ 
ਸਰੀ ਡੀ. ਪੀ. ਦੇਬ ਦੁਆਰਾ ਖ਼ਾਸ ਤੌਰ 'ਤੇ ਬਣਾਏ ਗਏ ਹਨ, ਜੋ ਭਾਰਤੀ ਬਨੌਸਪਤ 
ਵਿਗਿਆਨਕ ਸਰਵੇਖਣ, ਕਲਕੌਤਾ ਦੇ ਇੰਕ ਕਲਾਕਾਰ ਹਨ। ਰੋਖਾ-ਚਿੰਤਰ ਨੰਬਰ-7, 
ਪੁਸਤਕ ਦੇ ਕਰਤਾ ਦੇ ਇੰਕ ਫ਼ੋਟੋਗਰਾਫ਼ 'ਤੇ ਆਧਾਰਿਤ ਹੈ। ਰੇਖਾ-ਚਿੱਤਰ ਨੰਬਰ-1 


ਭੂਮਿਕਾ ੪ 
ਭਾਰਤੀ ਬਨੌਸਪਤ ਵਿਗਿਆਨਕ ਸਰਵੇਖਣ, ਕਲਕੌਤਾ ਦੇ ਡਾ. ਟੀ. ਏ. ਰਾਉ ਦੇ ਇੰਕ 
ਫ਼ੌਟੋਗਰਾਫ਼ 'ਤੇ ਆਧਾਰਿਤ ਹੈ। ਮੈਂ ਇਹਨਾਂ ਸਾਰੇ ਕਲਾਕਾਰਾਂ ਅਤੇ ਆਕਸਫ਼ੋਰਡ 
ਯੂਨੀਵਰਸਿਟੀ ਪ੍ਰੇਸ ਦਾ ਦਿਲੋਂ-ਮਨੋਂ ਧੰਨਵਾਦੀ ਹਾਂ। 

ਮੈਂ ਬੰਬਈ ਦੇ “ਸਰਕਾਰੀ ਟਾਸਪੋਰਟ ਰੀਵੀਊ” ਦੇ ਸੰਪਾਦਕ, ਸੀ ਜੇ. ਜੋਨ ਅਤੇ 
ਬੰਬਈ ਦੇ ਸਰਕਾਰੀ ਟਰਾਂਸਪੋਰਟ ਪ੍ਰਾਧਿਕਫਣ ਪ੍ਰਤਿ ਵੀ ਆਪਣਾ ਰਿਣ ਪ੍ਰਗਟ ਕਰਨਾ 
ਚਾਹੁੰਦਾ ਹਾਂ. ਜਿਹਨਾ ਦੀ ਆਗਿਆ ਨਾਲ,"ਸਫਕਾਰੀ ਟਰਾਂਸਪੋਰਟ ਟੀਵੀਊ` ਵਿਦ ਆਪਣੇ 
ਰੌਖਾ ਨੂੰ ਜਾਣੋਂ` ਦੇ ਕਾਲਮ ਹੇਠ ਛਪੀ ਮੂਲ ਲੋਖ-ਲੜੀ, ਥੋੜ੍ਹੀ-ਬਹੁਤ ਸੋਧ-ਸੁਟਾਟੀ 
ਤੋਂ ਬਾਅਦ ਏਥੇ ਮੁੜ ਛਾਪੀ ਜਾ ਰਹੀ ਹੈ। ਨੇਂ ਇਸ ਗੱਲ ਲਈ ਉਹਨਾਂ ਦਾ ਹੋਣ ਵੀ 
ਅਹਿਸਾਨਮਂਦ ਹਾਂ ਕਿ ਉਹਨਾਂ ਨੇ ਮੈਨੂੰ ਆਪਣੇ ਕਈ ਰੰਗੀਨ ਬਲਾਕ ਪੁਸਤਕ ਵਿਦ 
ਵਰਤਣ ਦੀ ਇਜਾਜਤ ਦੇ ਦਿੱਤੀ ਹੈ ਅਤੇ ਇਸ ਤਰ੍ਹਾਂ ਅਸੀਂ ਪੁਸਤਕ ਦੀ ਲਾਗਤ ਨੂੰ 
ਘਟ ਕਰ ਸਕੋ ਹਾਂ। ਮੈ ਭਾਰਤੀ ਬਨੌਸਪਤ ਵਿਗਿਆਨਕ ਸਰਵੇਖਣ ਦੇ ਡਿਪਟੀ 
ਡਾਂਟਟੈਕਟਰ. ਸੀ-ਕੇ ਔਸ. ਸਿਰੀਂਨਿਵਾਸਨ ਦਾ ਵੀ ਬਹੁਤ ਸ਼ੁਕਰਗੁਜ਼ਾਫ ਹਾਂ. ਜਿਹਨ` 
ਫਖ-ਚੌਤਰ ਤਿਆਰ ਕਰਨ ਵਿੱਦ ਮਰੀ ਮਦਦ ਕੀਤੀ ਹੈ . 


- ਡਾ. ਐੱਚ. ਸਾਂਤਾਪੰਅ 


੬9-_ (71. 9੧. 48" 66 


58 
61 
65 
70 
72 
75 
78 
81 
82 
83 
87 
88 
88 
96 
94 
98 
106 
103 
104 
107 
109 
112 
116 
119 
121 


0 : (0. 14... ਉਨ. .6॥. ,4%, 68. ; 0 . 


ਚਿਤਰ-ਸੁਚੀ 


ਹਾਰ-ਸ਼ਿੰਗਾਰ 

(9) ਮੌਛੀ-ਪੁਛਲ ਤਾੜ 
(ਅ) ਸਪਫੀ ਦਾ ਫੌਖ 
(ਦ) ਜੌਰਾਲੀ ਦਜੂਟ 
() ਨਾਰੀਅਲ 
ਤਾਂਬਾ-ਫਲੀ 


101 


111 
115 
118 
122 


ਪਾ ਤਾ 


ਅਗਲਲਿ ਕਲ ਅਕਲ, 
[>> % - (ਦੇ 


ਰੰਗੀਨ ਚਿੰਤਰਾਂ ਦੀ ਸੂਚੀ 


(ਸਫ਼ਾ 24-25 ਦੇ ਵਿਚਕਾਰ) 
ਕਦੰਬ 
ਗੁਲਾਬੀ ਕਚਨਾਰ 


ਇਸ਼ਕਪੇਚਾ-ਨੁਮਾ ਅੰਜੀਰ 
ਪਿੰਪਲ 
ਗਲੀਰੀਸੀਡੀਆ 
(ਸਫ਼ਾ 60-61 ਦੇ ਵਿਚਕਾਰ) 


1. ਗੋਰਖ ਇਮਲੀ 


ਅਐਡਨਸੋਨੀਆ ਡਿਜੀਟਾਟਾ 
(ਕੁਲ : ਬੰਬਾਕਾਸੀ) 


ਗੋਰਖ ਇਮਲੀ ਕਈ ਸਦੀਆਂ ਤੋਂ ਭਾਰਤ ਦਾ ਇੱਕ ਜਾਣਿਆ-ਪਛਾਣਿਆ ਰੁਖ ਹੈ। ਇਸ 
ਨੂੰ 'ਬਾਉਬਾਬ` ਵੀ ਆਖਦੇ ਹਨ। ਇਸ ਰੁੱਖ ਦਾ ਮੂਲ-ਸਥਾਨ ਤਪਤ-ਖੌਡੀ ਅਫ਼ਰੀਕਾ ਹੈ । 
ਇਸ ਨੂੰ ਭਾਰਤ ਵਿਚ ਲਿਆਉਣ. ਪ੍ਰਚੌਲਤ ਕਰਨ ਅਤੇ ਔਗੇ ਫੈਲਾਉਣ ਦਾ ਸਿਹਰਾ, 
ਮੁਸਲਿਮ ਸੋਦਾਗਰਾਂ ਦੇ ਸਿਰ ਹੈ। ਇਸ ਸਮੇਂ 'ਬਾਉਬਾਬ' ਸਾਰੇ ਹੀ ਭਾਰਤ ਵਿਚ. 
ਕਲਕੌਤੇ ਲਖਨਊ. ਮਦਰਾਸ ਆਦਿ ਸ਼ਹਿਰਾਂ ਵਿਚ ਪਾਇਆ ਜਾਂਦਾ ਹੈ ਪਰ ਇਹ ਖ਼ਾਸ 
ਕਰਕੇ ਭਾਰਤ ਦੇ ਪੌਛਮੀ ਸਾਹਿਲ ਦੇ ਨਾਲ-ਨਾਲ ਬਹੁਤ ਆਮ ਹੁੰਦਾ ਹੈ । ਪਿਛਲੇ ਕੁਝ 
ਵਰ੍ਹਿਆਂ ਵਿਚ ਮੈਂ ਇਹ ਦਰੋਖ਼ਤ ਬਾਸੀਨ ਵਿਖੇ, ਸਾਲਸੈਂਟ ਜਜ਼ੀਰੇ 'ਤੇ. ਕੋਨਡਿਟਾ 
ਵਿਖੇ, ਈਸਾਈਆ ਦੇ ਇੰਕ ਗਿਰਜਾ-ਘਰ ਦੇ ਆਂਢ-ਗੁਆਂਢ ਵਿਚ ਵੇਖਿਆ ਹੈ। ਆਖਿਆ 
ਜਾਂਦਾ ਹੈ ਕਿ ਉਥੇ ਇਹ ਰੌਖ ਗਿਰਜਾ-ਘਰ ਦੇ ਮਿਸ਼ਨਰੀਆਂ ਵਲੋਂ ਸੋਲ੍ਹਵੀਂ ਸਦੀ ਵਿਦ 
ਲਾਏ ਗਏ ਸਨ । ਵਿਕਟੋਰੀਆ ਗਾਰਡਨਜ਼ ਦੇ ਦਾਖ਼ਲਾ-ਦਵਾਰ ਤੇ. ਗੋਰਖ ਇਮਲੀ 
ਦਾ. ਨਮੂਨੇ ਦਾ ਇੰਕ ਬਹੁਤ ਵਧੀਆ ਰੁੱਖ ਹੈ, ਜੋ ਇੰਕ ਪਹਿਰੇਦਾਰ ਵਾਗ ਖਲੋਤਾ. ਬਾਰ 
ਵਿਚ ਆਉਣ-ਜਾਣ ਵਾਲਿਆਂ ਨੂੰ ਗਹੁ ਨਾਲ ਵੇਖਦਾ ਰਹਿੰਦਾ ਹੈ। ਸਾਰੇ ਸਾਲਸੈੱਟ 
ਜਜ਼ੀਰੇ ਚ. ਕਈ ਥਾਵਾਂ 'ਤੋ, ਗੋਰਖ ਵਿਮਲੀ ਦੇ ਕਈ ਚੰਗੇ ਰੁਖ ਵੇਏ ਜਾ ਸਕਦੇ ਹਨ । 
ਨਾਂ 

ਰੁਖ ਦਾ ਵਿਗਿਆਨਕ ਨਾਂ ਐਡਨਸੋਨੀਆ ਡਿਜੀਟਾਟਾ` ਲਿਨ ਹੈ। ਐਡਨਸੋਨੀਆ ਨਾ 
ਅਠ੍ਹਾਰਵੀਂ ਸਦੀ ਦੇ ਇੱਕ ਫ਼ਰਾਂਸੀਸੀ ਬਨੌਸਪਤ - ਵਿਗਿਆਨੀ. ਐੱਮ. ਐਡਨਸਨ ਦਾ 
ਚੋਤਾ ਕਰਾਉਂਦਾ ਹੈ ਅਤੇ ਡਿਜੀਟਾਟਾ ਸ਼ਬਦ ਜਿਸ ਦਾ ਅਰਥ 'ਉਂਗਲੀ ਨੁਮਾ' ਹੈ. ਇਸ 
ਰੌਖ ਦੇ ਪੋਤਿਆਂ ਦੀ ਸ਼ਕਲ ਵਲ ਸੰਕੇਤ ਕਰਦਾ ਹੈ । ਰੁਖ ਦੇ ਵੱਖ ਵੱਖ ਅੰਗਰੇਜ਼ੀ ਨਾਂ, 
ਉਸਦੇ ਇੱਕ ਜਾਂ ਵਧੇਰੇ ਵਿਸ਼ੇਸ਼ ਤੇ ਉੱਘੇ ਲੌਛਣਾਂ ਵਲ ਇਸ਼ਾਰਾ ਕਰਦੇ ਹਨ, ਜਿਵੇਂ ਕਿ 
'ਐਫ਼ਰੀਕਨ ਕਾਲਬਾਸ਼ ਟ੍ਰੀ' ਜਿਸ ਦਾ ਅਰਥ 'ਅਫ਼ਰੀਕੀ ਲਉਕੀ ਰੋਂਖ' ਬਣਦਾ ਹੈ. ਇਸ 
ਰੁਖ ਦੇ ਫਲ ਦੀ ਸ਼ਕਲ ਅਤੇ ਆਕਾਰ ਵਲ ਸੰਕੇਤ ਕਰਦਾ ਹੈ। ਇਸ ਨੂੰ 'ਕ੍ਰੀਮ ਆਫ਼ 
ਟਾਰਟਾਰ ਟੀ' ਭਾਵ 'ਤਾਤਾਰੀ ਰੋਂਖ ਦੀ ਮਲਾਈ' ਵੀ ਆਖਦੇ ਹਨ, ਜੋ ਫਲ ਦੇ ਗੁੱਦੇ ਵਲ 
ਇਸ਼ਾਰਾ ਕਰਦਾ ਹੈ। ਇਸ ਦਾ ਇੱਕ ਹੋਰ ਅੰਗਰੇਜ਼ੀ ਨਾਂ ਮੈਂਕੀ ਬਰੈਂਡ ਟੀ' ਹੈ, ਯਾਨੀ 'ਬਾਂਦਰ 
ਖਾਜਾ ਰੁੱਖ ਜੋ ਇਸ ਗੌਲ ਵਲ ਇਸ਼ਾਰਾ ਹੈ ਕਿ ਬਾਂਦਰ, ਇਸ ਦੇ ਫਲ ਨੂੰ ਬੜੇ ਚਾਅ 
ਨਾਲ ਖਾਂਦੇ ਹਨ । ਅਫ਼ਰੀਕਾ ਦੇ ਕੁੱਝ ਹਿੰਸਿਆ ਵਿਚ, ਇਸ ਨੂੰ 'ਬਾਉਬਾਬ' ਆਖਦੇ ਹਨ 
ਅਤੇ ਇਹ ਨਾਂ ਔਗਰੇਜ਼ੀ ਵਿਚ ਵੀ ਪਰਵਾਨ ਕਰ ਲਿਆ ਗਿਆ ਹੈ। ਭਾਰਤ ਵਿਚ ਇਹ 
ਰੌਖ ਗੋਰਖ ਇਮਲੀ' 'ਗੋਰਖ ਚਿੰਚ, 'ਚੋਆਰੀ ਚਿਚ' ਆਦਿ ਕਰਕੇ ਜਾਣਿਆ ਜਾਂਦਾ ਹੈ । 


2 ਜਾਣੋ-ਪਛਾਣੇ ਰੁੱਖ 


ਵਰਣਨ 

ਇਹ ਵੇਖਣ ਵਿੱਚ ਬੜਾ ਹੀ ਅਜੀਬ ਜਿਹਾ ਰੁੱਖ ਹੁੰਦਾ ਹੈ। ਪਹਿਲਾਂ ਇਹ ਘਰਾਂ ਅਤੇ ਮੰਦਰਾਂ 
ਆਦਿ ਦੇ ਨੌੜੇ ਲਾਇਆ ਜਾਂਦਾ ਸੀ। ਇਸ ਦਾ ਤਣਾ ਬਹੁਤ ਵੱਡੇ ਆਕਾਰ ਦਾ ਹੋ ਜਾਂਦਾ 
ਹੈ. ਜਿਸ ਕਰਕੇ ਇਹ ਔਜ-ਕੋਲ੍ਹ ਗਲੀਆਂ ਤੇ ਰਸਤਿਆਂ ਦੇ ਨਾਲ ਨਾਲ ਲਾਉਣ ਲਈ 
ਠੀਕ ਨਹੀਂ ਸਮਝਿਆ ਜਾਂਦਾ। ਬੀਤੇ ਸਮਿਆਂ ਵਿੱਚ ਸ਼ਾਇਦ ਇਹ ਆਪਣੀ ਨਿਆਰੀ- 
ਨੁਹਾਰ ਅਤੇ ਆਪਣੇ ਬਹੁਤ ਸਾਰੇ ਹਿੱਸਿਆਂ ਦੀ ਦਾਰੂ-ਦਰਮਲੀ ਅਹਿਮੀਅਤ ਕਰਕੇ 
ਲਾਇਆ ਜਾਂਦਾ ਸੀ। ਇਸ ਰੋਖ ਦੀ ਲੌਕੜੀ ਨਰਮ ਹੁੰਦੀ ਹੈ। ਇਸ ਦਾ ਤਣਾ ਦੁਨੀਆ 
ਵਿਚ, ਲਗਭਗ ਸੌਂਭ ਤੋ' ਗੌਠਵਾਂ ਹੁੰਦਾ ਹੈ. ਕੁਢੌਬੇ ਤੌਰ 'ਤੇ ਮੋਟਾ ਹੁੰਦਾ ਹੈ ਅਤੇ ਉਪਰੋਂ 
ਇਕਦਮ ਪਤਲਾ ਹੋ ਜਾਂਦਾ ਹੈ ਅਤੇ ਉਸ ਉੱਤੇ ਮੋਟੀਆਂ-ਮੋਟੀਆਂ ਟਾਹਣੀਆਂ ਫੁਟ 
ਆਉਂਦੀਆਂ ਹਨ। ਤਪਤ-ਖੰਡੀ ਅਫ਼ਰੀਕਾ ਦੇ ਉਹਨਾਂ ਹਿੱਸਿਆਂ ਵਿਚ, ਜੋ ਇਸ ਰੋਂਖ ਦੇ 
ਮੂਲ-ਸਥਾਨ ਹਨ. ਕਈ ਵਾਰ. ਤਣੇ ਦੇ ਵਿਆਸ ਦੇ ਦਸ ਮੀਟਰ ਜਾਂ ਉਸ ਤੋਂ ਵੀ ਵੌਧ 
ਹੋ ਜਾਣ ਦੀ ਖ਼ਬਰ ਮਿਲੀ ਹੈ ਅਤੇ ਇਸ ਤੜ੍ਹਾਂ ਤਣੇ ਦਾ ਘੇਰਾ ਲੌਗਭਗ ਤੀਹ ਮੀਟਰ 
ਤੌਕ ਹੋ ਜਾਂਦਾ ਹੈ। ਇਸ ਘੇਰੇ ਦਾ ਮਤਲਬ ਕੀ ਹੈ. ਇਸ ਨੂੰ ਸਪੋਸ਼ਟ ਕਰਨ ਲਈ 
ਏਨਾ ਆਖਣਾ ਹੀ ਕਾਫ਼ੀ ਹੈ ਕਿ ਜੇ ਚੋਦਾਂ-ਪੈਦਰਾਂ ਉੱਚੇ-ਲੰਮੇ ਆਦਮੀ ਆਪਣੀਆਂ ਬਾਹਵਾਂ 
ਪੂਰੀ ਤਰ੍ਹਾਂ ਪਸਾਰ ਕੇ ਤਣੇ ਦੇ ਆਲੋ-ਦੁਆਲੇ ਖੜੇ ਹੋਣ ਤ' ਉਹ ਇਸ ਦਰੋਖ਼ਤ ਦੇ ਤਣੇ 
ਨੂੰ, ਵਲ ਸਕਣਗੇ ।'ਬਾਉਬਾਬ' ਦਾ ਇੱਕ ਹੋਰ ਬਹੁਤ ਹੀ ਉੱਘਾ ਲੌਛਣ ਹੈ. ਉਸ ਦੀ ਝੋਢ- 


<< ਨ ਤੂ ਅਲ ੭੩, ਵਤੇ “੦ ੩% > ਨਲ ਦੀ 





ਚਿੱਤਰ 1. ਗੋਰਖ ਇਮਲੀ (/ਐਡਨਸੇਨੀਆ ਤਡਿਜੀਟਾਟਲਿਨ) 


ਗੌਰਖ ਇਮਲਾੰ ਤੋ 


ਪਰਾਣੀ ਮੌਨੀ ਜਾਂਦੀ ਉਮਰ। ਐਡਨਸਨ ਨੇ ਖ਼ੁਦ ਹਿਸਾਬ ਲਾਇਆ ਸੀ ਕਿ ਇੰਕ ਬਹੁਤ 
ਹੀ ਵੱਡਾ ਰੁਖ, ਜੋ ਉਹਨੇ ਅਫ਼ਰੀਕਾ ਵਿਚ ਵੇਖਿਆ ਸੀ, ਪੋਜ ਹਜ਼ਾਰ ਵਰ੍ਹੇ ਤੋਂ ਵੀ 
ਵਧੋਰੀ ਉਮਰ ਦਾ ਸੀ। ਉਸੇ ਲੋਖਕ ਦਾ ਕਹਿਣਾ ਸੀ ਕਿ ਉਹਨੇ ਅਫ਼ਰੀਕਾ ਵਿਚ ਕੁੱਝ 
ਅਜਿਹੇ ਰੋਖ ਵੇਖੋ ਸਨ, ਜਿਹਨਾਂ ਦੀ ਛਿੱਲ ਉੱਤੇ, ਦਰਸ਼ਕਾਂ ਨੇ ਆਪਣੇ ਆਪਣੇ ਨਾਂ, ਚੌਧਵੀਂ 
ਜਾਂ ਪੈਦਰਵੀਂ ਸਦੀ ਵਿਚ ਉੱਕਰੇ ਸਨ ਅਤੇ ਉਹ ਰੌਂਖ, ਅਨ੍ਹਾਰਵੀਂ ਸਦੀ 'ਚ. ਹਾਲੇ ਤੌਕ 
ਵੀ ਹੋਰ-ਹੋਰ ਤਕੜੋ ਹੋ ਰਹੇ ਸਨ । ਇਹ ਰੁੱਖ ਜਿੰਨੇ ਵੀ ਪੁਰਾਣੇ ਹੋਣ. ਮੇਰਾ ਨਹੀਂ ਖ਼ਿਆਲ 
ਕਿ ਅਸੀਂ ਉਹਨਾਂ ਨੂੰ, ਸੰਸਾਰ ਦੇ ਸੋਭ ਤੋਂ ਵਡੀ ਉਮਰ ਦੇ ਰਖ ਆਖ ਸਕੀਏ । ਇਹ ਸਨਮਾਨ 
ਕੈਲੀਫ਼ੋਰਨੀਆ ਦੇ ਧੜਵੈਲ ਰੈਂਡਵੰਡ ਰੁੱਖਾਂ ਨੂੰ ਮਿਲਣਾ ਚਾਹੀਦਾ ਹੈ, ਜਾਂ ਫਿਰ 
ਮੁਕਾਬਲਤਨ ਛੋਟੇ, ਉਹਨਾਂ ਕੁੱਝ ਗਾਜਰੀ ਰੁੱਖਾਂ ਨੂੰ. ਜਿਹਨਾਂ ਦਾ ਸੰਯੁਕਤ ਰਾਜ ਅਮਰੀਕਾ 
ਦੇ ਪੋਛਮੀ ਹਿੱਸਿਆਂ ਵਿਚ, ਹਾਲ ਹੀ ਵਿਚ ਪਤਾ ਲੱਗਾ ਹੈ। 

ਗੋਰਖ ਇਮਲੀ ਦਾ ਰੁਖ ਸਿੰਧਾ-ਸੁਖੜ ਹੁੰਦਾ ਹੈ ਅਤੇ ਵੀਹ ਮੀਟਫ ਤੋਂ 
ਵਧੇਰੇ ਉੱਚਾ. ਘੋਟ ਹੀ ਹੁੰਦਾ ਹੈ। ਇਸ ਦੀ ਛਿੰਲ ਕਾਫ਼ੀ ਸਾਫ਼ ਤੇ ਇਕਸਾਰ ਹੋਣੀ ਚਾਹੀਦੀ 
ਹੈ. ਪਰ ਅਕਸਰ ਉਹ ਬੁਰੀ ਤਰ੍ਹਾਂ ਖਰੀਂਢਦਾਰ ਅਤੇ ਕੁਰੁਪ ਹੁੰਦੀ ਹੈ। ਪਤੇ ਕਾਫ਼ੀ ਵੱਡੇ 
ਵੱਡੇ ਅਤੇ ਸਿੰਮਲ-ਰੁਂਖ ਦੇ ਪੌਤਿਆਂ ਵਰਗੇ ਹੁੰਦੇ ਹਨ । ਇੰਕ ਲੰਮੀ-ਪੋਕੀ ਪੋਤਰ-ਡੰਡੀ 
ਹੁੰਦੀ ਹੈ, ਜਿਸ ਦੇ ਸਿਰੇ ਤੇ 5-7 ਪਤੀਆਂ ਨਿਕਲਦੀਆਂ ਹਨ. ਸਾਰੀਆਂ ਇੱਕੇ ਹੀ ਥਾਂ ਤੋਂ। 
ਫੋਲ ਬਹੁਤ ਸ਼ਾਨਦਾਰ ਹੁੰਦੇ ਹਨ. ਜ਼ਿਆਦਾਤਰ ਆਪਣੇ ਆਕਾਰ ਕਰਕੇ, ਖ਼ਿੜਨ ਤੋਂ 
ਪਹਿਲਾਂ ਉਹ 10-12 ਸੈਂਟੀਮੀਟਰ ਲੰਮੇ ਹੁੰਦੇ ਹਨ ਅਤੇ ਖਿੜਨ ਤੋਂ ਮਗਰੋ' ਲੋਂਗਭਗ 15 
ਸੈਂਟੀਮੀਟਰ। ਉਹਨਾਂ ਦਾ ਰੰਗ ਚਿੱਟਾ ਹੁੰਦਾ ਹੈ ਅਤੇ ਪਰਾਗ-ਕੋਸ਼ ਵੈਂਗਣੀ ਭਾਹ ਮਾਰਦੇ 
ਹਨ। ਸਾਰੇ ਬੂਰ-ਕੇਸਰ ਇੱਕ ਵੱਡੀ ਸਾਰੀ ਗੌਠ ਜਾਂ ਪੈਜ ਜਿਹੇ ਵਿਚ ਇਕੱਠੇ ਲੌਂਗੇ ਹੁੰਦੇ 
ਹਨ, ਜੋ ਬਹੁਤ ਸਪੋਸ਼ਟ ਰੂਪ ਵਿੱਚ ਨਜ਼ਰ ਆਉਂਦਾ ਹੈ. ਜਦੋਂ ਕਿ ਫੁਲ ਦੇ ਖਿੜਨ ਤੋਂ ਕੁਝ 
ਚਿਰ ਪਿਛੋਂ, ਪੈਖੜੀਆਂ ਮੁੜ ਜਾਂਦੀਆਂ ਹਨ ਅਤੇ ਆਪਣੇ ਪਿਛਲੇ ਪਾਸੈ ਵਲ ਨੂੰ, ਥੋੜ੍ਹਾ- 
ਬਹੁਤ ਗੋਲ ਜਿਹੀਆਂ ਹੋ ਜਾਂਦੀਆਂ ਹਨ। ਫਲ ਮੋਟੀਆਂ ਮੋਟੀਆਂ ਡੰਡੀਆਂ ਨਾਲ ਹੈਠਾਂ 
ਨੂੰ ਲਟਕਦੇ ਹਨ। ਉਹ 20-30 ਸੈਂਟੀਮੀਟਰ ਲੰਮੇ ਹੁੰਦੇ ਹਨ ਅਤੇ ਇਸ ਨਾਲੋ' ਲੈਂਗਭਗ 
ਅੱਧੇ ਜਾਂ ਉਸ ਤੋਂ' ਵਧੇਰੇ ਮੋਟੇ । ਵੇਖਣ ਵਿੱਚ ਉਹ ਆਂਡਲ ਜਿਹੇ ਹੁੰਦੇ ਹਨ। ਉਹਨਾਂ ਦਾ 
ਰੰਗ ਮਟਮੈਲਾ ਸਫ਼ੈਦੀ-ਮਾਇਲ ਜਾਂ ਹਲਕਾ ਭੂਰਾ ਹੁੰਦਾ ਹੈ।ਉਹ ਵੇਖਣ ਵਿੱਚ, ਥੋੜ੍ਹੇ-ਬਹੁਤ, 
ਛੋਟੀ ਲਉਕੀ ਵਰਗੇ ਜਾਪਦੇ ਹਨ। ਫਲ ਦਾ ਬਾਹਰਲਾ ਛਿਲਕਾ ਖਰਵਾ-ਖੁਰਦਰਾ, 
ਲੋਂਕੜ-ਵਰਗਾ ਹੁੰਦਾ ਹੈ, ਜਿਸ ਦੇ ਅਔਦਰ ਮੈਦੇ ਵਰਗਾ ਪੀਲਾ-ਜਿਹਾ ਗੁੱਦਾ ਹੁੰਦਾ ਹੈ ਅਤੇ 
ਉਸ ਗੁੱਦੇ ਵਿੱਚ ਬੇਸ਼ੁਮਾਰ ਬੀਅ ਹੁੰਦੇ ਹਨ। ਗੁਦਾ ਕਦੀ-ਕਦੀ ਮਨੁੱਖਾਂ ਦੇ ਭੋਜਨ ਦੇ ਕੰਮ 
ਵੀ ਆਉਂਦਾ ਹੈ। ਉਹ ਸੁਆਦ ਵਿਚ ਸੁਖਾਵਾਂ ਤੇਜ਼ਾਬੀ ਜਿਹਾ ਹੁੰਦਾ ਹੈ. ਜਿਸ ਕਰਕੇ ਫਲ, 
ਗਰਮੀਆਂ ਦੇ ਮੋਸਮ ਵਿਚ. ਤਾਜ਼ਗੀ-ਬਖ਼ਸ਼ ਬਣ ਨਿਬੋੜਦਾ ਹੈ । ਪਰ ਮੈ' ਫਲ ਦਾ ਸੁਆਦ 
ਚੌਖ ਕੇ ਵੇਖਿਆ ਹੈ। ਮੈਨੂੰ ਤਾਂ ਉਹ ਫਿੰਕਾ ਤੇ ਬੇਸੁਆਦਾ ਜਿਹਾ ਜਾਪਿਆ ਹੈ। ਦੂਜੇ ਪਾਸੇ 
ਬਾਂਦਰ, ਇਸ ਰੌਖ ਦੇ ਫਲ. ਬੜੇ ਚਾਅ ਨਾਲ ਖਾਂਦੇ ਹਨ ਅਤੇ ਬੜਾ ਅਨੰਦ ਲੈਂਦੇ ਹਨ। 
ਇਸੇ ਲਈ ਸ਼ਾਇਦ. ਅਫ਼ਰੀਕਾ ਦੇ ਕੁਝ ਹਿੰਸਿਆ ਵਿਚ. ਇਸ ਰੋਖ ਨੂੰ 'ਬਾਂਦਰ-ਰੋਟੀ ਰੁਂਖ' 
ਆਖਿਆ ਜਾਂਦਾ ਹੈ. ਜੋ ਬਿਲਕੁਲ ਉਚਿਤ ਹੈ। 


। ਜਾਣੇ-ਪਛਾਣੇ ਰੁੱਖ 


ਜਿਵੇਂ ਕਿ ਉੱਪਰ ਆਖਿਆ ਗਿਆ ਹੈ. ਇਹ ਰੁੱਖ ਗਲੀਆਂ ਤੇ ਸੜਕਾਂ ਦੇ ਨਾਲ ਨਾਲ 
ਲਾਉਣ ਲਈ ਠੀਕ ਨਹੀਂ ਕਿਉਂਕਿ ਇਸ ਦੇ ਤਣੇ ਦੀ ਮੋਟਾਈ, ਕਾਬੂ ਤੋਂ ਬਾਹਰ ਹੋ ਜਾਂਦੀ 
ਹੈ, ਨਹੀਂ ਤਾਂ ਇਹ ਬਹੁਤ ਹੀ ਦਿਲਚਸਪ ਦਰਖ਼ਤ ਹੈ, ਜਿਹੜਾ ਕਿ ਜਦੋਂ ਬਾਹਰ ਖੌਲ੍ਹੀਆਂ 
ਥਾਵਾਂ `ਤੇ ਲੌਂਗਾ ਹੁੰਦਾ ਹੈ, ਤਾਂ ਆਪਣੇ ਸ਼ਾਨਦਾਰ ਫੁੱਲਾਂ ਨਾਲ ਬੇਹੌਦ ਖ਼ੂਬਸੂਰਤ ਦ੍ਰਿਸ਼ 
ਪੇਸ਼ ਕਰਦਾ ਹੈ। ਇਸ ਦੀ ਲਕੜੀ ਨਰਮ ਹੋਣ ਕਰਕੇ ਕਿਸੇ ਵੀ ਕਿਸਮ ਦੇ ਤਰਖਾਣੇ 
ਕੰਮ ਲਈ, ਬੇਕਾਰ ਹੁੰਦੀ ਹੈ। ਦੀਆ-ਸਲਾਈ ਸਨਅਤ ਵਾਸਤੇ ਇਹ ਇੰਕ ਵਧੀਆ ਰੌਂਖ 
ਹੈ, ਪਰ ਭਾਰਤ ਵਿਚ ਇਹ ਏਨਾ ਜ਼ਿਆਦਾ ਨਹੀਂ ਹੁੰਦਾ ਕਿ ਇਸ ਮਨੋਰਥ ਲਈ. ਇਸ 
ਦੀ ਲੈਂਕੜੀ ਨੂੰ ਇਕੌਠਾ ਕਰਨਾ ਉਪਯੋਗੀ ਹੋ ਸਕੇ । ਦੂਸਰੇ ਪਾਸੇ. ਅਫ਼ਰੀਕਾ ਦੇ ਦਰੌਖ਼ਤਾਂ 
ਬਾਰੇ, ਪੁਸਤਕਾਂ ਦੇ ਲੋਖਕ, ਇਸ ਰੁੱਖ ਦੀ ਵੱਖ-ਵੱਖ ਤਰ੍ਹਾਂ ਨਾਲ ਕੀਤੀ ਜਾ ਸਕਣ ਵਾਲੀ 
ਵਰਤੋ' ਸੰਬੰਧੀ ਬਹੁਤ ਹੀ ਉਤਸ਼ਾਹੀ ਜਾਪਦੇ ਹਨ। ਇਸ ਨੂੰ ਅਫ਼ਰੀਕਾ ਦਾ ਇੱਕ ਸੌਭੁ 
ਤੋਂ ਵੋਧ ਉਪਯੋਗੀ ਰਖ ਆਖਿਆ ਜਾਂਦਾ ਹੈ, ਜਿਸ ਦੇ ਹਰ ਇੱਕ ਹਿੱਸੇ ਤੋਂ ਆਰਥਿਕ 
ਅਹਿਮੀਅਤ ਦੀ ਕੋਈ ਨਾ ਕੋਈ ਵਸਤੂ ਬਣਦੀ ਹੈ। ਛਿੱਲ ਦੇ ਰੇਸ਼ੇ ਬਹੁਤ ਹੀ ਮਜ਼ਬੂਤ 
ਹੁੰਦੇ ਹਨ ਅਤੇ ਉਹ ਰੌਸੇ-ਰੌਸੀਆਂ, ਥੈਲੋ-ਬੋਰੀਆਂ ਅਤੇ ਏਥੋ' ਤੌਕ, ਕਿ ਕੌਪੜਾ ਬਣਾਉਣ 
ਲਈ ਵੀ ਬਹੁਤ ਵਧੀਆ ਹੁੰਦੇ ਹਨ। ਇਹ ਰੇਸ਼ੇ ਖ਼ਾਸ ਤੋਰ 'ਤੇ ਮਜ਼ਬੂਤ ਕਾਗਜ਼ ਬਣਾਉਣ 
ਵਾਸਤੇ ਵੀ ਵਰਤੇ ਜਾਂਦੇ ਹਨ। ਇਹ ਕਾਗਜ਼ ਨੋਟਾਂ ਆਦਿ ਲਈ ਉੱਚਕੋਟੀ ਦਾ ਪਾਇਆ 
ਗਿਆ ਹੈ। ਇਸ ਰੁੱਖ ਦੇ ਫਲਾਂ ਦੇ ਗੁੌਦੇ ਦਾ ਸੁਆਦ ਟਾਟਰੀ ਵਰਗਾ ਖੌਟਾ ਹੁੰਦਾ ਹੈ ਅਤੇ 
ਉਸ ਦੀ ਵਰਤੋਂ, ਕਈ ਤਰ੍ਹਾਂ ਦੇ ਬੁਖ਼ਾਰ ਦੇ ਇਲਾਜ ਵਿੱਚ ਕੀਤੀ ਜਾਂਦੀ ਹੈ। ਬਹੁਤ ਚਿਰ 
ਤੌਕ ਇਸ ਦੀ ਵਰਤੋਂ ਪੇਚਿਸ਼ ਅਤੇ ਪੇਟ ਦੀਆਂ ਹੋਰ ਕਈ ਬੀਮਾਰੀਆਂ ਦੇ ਇਲਾਜ ਲਈ 
ਕੀਤੀ ਜਾਂਦੀ ਰਹੀ ਹੈ। ਫਲ ਦਾ ਗੁੱਦਾ ਅਫ਼ਰੀਕਾ ਵਿੱਚ. ਹਰ ਥਾਂ 'ਤੇ, ਅਤੇ ਕਈ ਵਾਰੀ 
ਭਾਰਤ ਵਿਚ ਵੀ, ਤਾਜ਼ਗੀ ਦੇਣ ਵਾਲਾ ਅਤੇ ਠੰਡਾ ਸ਼ਰਬਤ ਬਣਾਉਣ ਲਈ ਵਰਤਿਆ 
ਜਾਂਦਾ ਹੈ। ਛਿੱਲ ਪਹਿਲਾਂ ਯੂਰਪ ਨੂੰ ਬਰਾਮਦ ਕੀਤੀ ਜਾਂਦੀ ਸੀ ਅਤੇ ਏਥੋਂ ਤੌਕ ਕਿ ਹੁਣ 
ਵੀ ਅਫ਼ਰੀਕਾ ਵਿਚ, ਮਲੈਰੀਏ ਦੇ ਇਲਾਜ ਲਈ, ਕੁਨੈਣ ਦੀ ਥਾਂ 'ਤੇ ਵਰਤੀ ਜਾਂਦੀ ਹੈ। 
ਸੁੱਕੇ ਪੌਤਿਆਂ ਵਿਚ ਮੁੜ੍ਹਕਾ ਲਿਆਉਣ ਅਤੇ ਗੁਰਦੇ ਦੀਆਂ ਤਕਲੀਫ਼ਾਂ ਦੀ ਰੋਕ-ਥਾਮ 
ਕਰਨ ਦਾ ਗੁਣ ਹੁੰਦਾ ਹੈ। ਛਿੱਲ ਨੂੰ ਚੀਰਾ ਦੇਣ 'ਤੇ, ਉਸ ਵਿਚੋਂ ਇੰਕ ਕਿਸਮ ਦਾ ਗ੍ਹਦ 
ਜਿਹਾ ਨਿਕਲਦਾ ਹੈ, ਜੋ ਕਿ ਗੰਦੇ ਫੋੜਿਆਂ ਨੂੰ ਸਾਫ ਕਰਨ ਵਾਸਤੇ, ਉਪਯੋਗੀ ਸਿੱਧ ਹੋਇਆ 
ਹੈ, ਖ਼ਾਸ ਤੌਰ 'ਤੇ ਊਠਾਂ ਅਤੇ ਹੋਰ ਪਾਲਤੂ ਪਸ਼ੂਆਂ ਲਈ। ਰੁੱਖ ਦੇ ਨਰਮ ਤਣੇ ਨੂੰ ਅੰਦਰੋ' 
ਖੋਖਲਾ ਕਰ ਲਿਆ ਜਾਂਦਾ ਹੈ ਅਤੇ ਉਹਨਾਂ ਤੋਂ, ਰਹਿਣ ਵਾਲੋ ਘਰ ਬਣਾਏ ਜਾਂਦੇ ਹਨ। 
ਲਿਵਿੰਗਸਟੋਨ ਇੰਕ ਅਜਿਹੇ ਅੰਦਰੋਂ ਖੋਖਲੇ ਕੀਤੇ ਤਣੇ ਦਾ ਜ਼ਿਕਰ ਕਰਦਾ ਹੈ, ਜੋ ਤੀਹ 
ਆਦਮੀਆਂ ਦੇ ਲੰਮੇ ਪੈਣ ਲਈ ਕਾਫ਼ੀ ਸੀ। ਫਲ ਅਤੇ ਛਿੱਲ ਦੀ ਤੇਲ ਵਿਚ ਉਬਾਲੀ 
ਹੋਈ ਸੁਆਹ ਨੂੰ ਅਫ਼ਰੀਕਾ ਦੇ ਕੁਂਝ ਕਬੀਲੇ, ਸਾਬਣ ਵਜੋਂ ਵਰਤਦੇ ਹਨ। ਭਾਰਤ ਵਿੱਚ 
ਮਾਛੀ, ਇਸ ਰੁੱਖ ਦੇ ਸੁੱਕੇ ਹੋਏ ਫਲ, ਆਪਣੇ ਜਾਲਾਂ ਨੂੰ ਤਰਦੇ ਰੌਖਣ ਲਈ ਵਰਤਦੇ 
ਹਨ। 

ਆਮ ਲੋਕਾਂ ਦੀ ਕਲਪਨਾ, ਇਸ ਰੋਂਖ ਵਿੱਚ, ਕੁੱਝ ਬਦਸ਼ਗਨੀ ਅਤੇ 
ਵਹਿਮ-ਛਾਇਆ ਵੇਖਦੀ ਹੈ।ਸੰਭਵ ਤੌਰ 'ਤੇ ਇਸ ਰੌਖ ਦੇ ਤਣੇ ਦੀ ਕੁਢੋਬੀ-ਕੁਰੂਪ ਸ਼ਕਲ 


ਕਦੰਬ $ 


ਹੀ ਹੈ, ਖ਼ਾਸ ਕਰਕੇ ਜਦੋਂ ਰੁੱਖ ਪੋਤਰਹੀਣ ਹੁੰਦਾ ਹੈ, ਕਿ ਉਹ ਉਹਨਾਂ ਭੂਤਾਂ-ਪ੍ਰੇਤਾਂ ਵਰਗਾ 
ਵਿਖਾਈ ਦਿੰਦਾ ਹੈ, ਜਿਹਨਾਂ ਦਾ ਜ਼ਿਕਰ ਦਾਂਤੇ ਨੋ ਆਪਣੀ ਰਚਨਾ, 'ਨਰਕ', ਵਿੱਚ ਕੀਤਾ 
ਹੈ। ਇਸ ਤੋ' ਇਲਾਵਾ ਇਹ ਭਰਮ-ਤੈਅ ਇਸ ਤੌਥ ਤੋਂ ਵੀ ਪੈਦਾ ਹੋਇਆ ਹੋ ਸਕਦਾ 
ਹੈ ਕਿ ਅਫ਼ਰੀਕਾ ਦੇ ਕੌਂਝ ਹਿੱਸਿਆਂ ਵਿੱਚ ਜਾਦੂ-ਟੂਣਾ ਕਰਨ ਵਾਲੇ ਵੈਦਾਂ-ਹਕੀਮਾਂ ਅਤੇ 
ਹੋਰ ਉੱਘੇ ਆਦਮੀਆਂ ਦੀਆਂ ਲਾਸ਼ਾਂ ਗੋਰਖ-ਇਮਲੀ ਦੇ ਰੁੱਖਾਂ ਦੇ ਖੋਖਲੇ ਤਣਿਆਂ ਐਦਰ 
ਲਟਕਾ ਦਿੱਤੀਆਂ ਜਾਂਦੀਆਂ ਹਨ, ਜਿੱਥੇ ਉਹ ਲਾਸ਼ਾਂ ਛੇਤੀ ਹੀ ਪੂਰੀ ਤਰ੍ਹਾਂ ਸੁੱਕ ਜਾਂਦੀਆਂ 
ਹਨ ਅਤੇ ਬਗੈਰ ਕਿਸੇ ਹੋਰ ਉਪਚਾਰ ਦੇ 'ਮੌਮੀਆਂ' (ਸੁੌਕ-ਪੜ੍ੋੋਕੀਆਂ ਲਾਸ਼ਾਂ) ਬਣ 
ਜਾਂਦੀਆਂ ਹਨ। 


2. ਕਦੰਬ 
ਐਡੀਨਾ ਕੋਰਡੀਫ਼ੋਲੀਆ ਹੌਕ 


(ਕੁਲ : ) 


ਇਹ ਸ਼ਹਿਰਾਂ ਦੀਆਂ ਗਲੀਆਂ-ਸੜਕਾਂ ਵਿਚ ਹੋਣ ਵਾਲਾ ਰੋਂਖ ਨਹੀਂ. ਪਰ ਇਹ ਨਿਸ਼ਚੇ 
ਹੀ ਸਾਡੀ ਸੜਕਾਂ-ਕੰਢਲੇ ਰੁੱਖਾਂ ਵਿੱਚ. ਖ਼ਾਸ ਸਥਾਨ ਦਾ ਹੌਕਦਾਰ ਹੈ । ਮਰਾਠੀ ਵਿਚ ਇਸੇ 
ਦੇ ਨਾਂ, ਹੋਦੂ ਜਾਂ ਹੇਦੀ ਜਾਂ ਫਿਰ ਹਲਦਵਾ ਹਨ । ਇਸ ਨੂੰ ਕਦੰਮ ਜਾਂ ਕਦੰਬ ਵੀ ਆਖਿਆ 
ਜਾਂਦਾ ਹੈ. ਭਾਵੇਂ ਇਹ ਗ਼ਲਤ ਹੀ ਹੈ। ਐਡੀਨਾ ਨਾਂ ਯੂਨਾਨੀ ਭਾਸ਼ਾ ਦੇ ਸ਼ਬਦ 'ਐਡੀਨੌਸ' 
ਤੋਂ ਬਣਿਆ ਹੈ, ਜਿਸ ਦਾ ਮਤਲਬ ਹੈ, ਸੰਘਣਾ ਜਾਂ ਭਰਵਾਂ, ਜੋ ਇਸ ਦੇ ਫੁੱਲਾਂ ਦੇ ਸੰਘਣੇ 
ਗੁੌਛਿਆਂ ਦੇ ਭਰਵੈ' ਹੋਣ ਵਲ ਸੌਕੋਤ ਹੈ, ਕੋਰਡੀਫ਼ੋਲੀਆ ਦਾ ਅਰਥ ਹੈ."ਦਿਲ ਦੀ ਸ਼ਕਲ 
ਦੇ ਪੌਤਿਆਂ ਵਾਲਾ” ਜੋ ਇਸ ਦੇ ਪੰਤਿਆਂ ਦੀ ਸ਼ਕਲ ਵਲ ਇਸ਼ਾਰਾ ਕਰਦਾ ਹੈ। 


ਵੰਡ 
ਇਹ ਰੋਂਖ ਸਾਰੇ ਹੀ ਭਾਰਤ ਵਿੱਚ, ਪਤਝੜੀ ਵਣਾਂ ਵਿਚ ਹੁੰਦਾ ਹੈ। ਬੰਬਈ ਦੇ ਵਣਾਂ ਵਿਚ, 
ਇਸ ਨੂੰ, ਸਾਗਵਾਨ ਤੋਂ ਬਾਅਦ, ਪੋਜ ਸੋਭ ਤੋਂ ਕੀਮਤੀ ਇਮਾਰਤੀ ਲੌਕੜੀ ਵਾਲੋ ਰੁੱਖਾਂ 
ਚੋਂ ਇੰਕ ਮੰਨਿਆ ਜਾਂਦਾ ਹੈ। 

ਕਦੰਬ ਦਾ ਸੋਭ ਤੋਂ ਵੱਡਾ ਰੌਖ, ਜੋ ਮੈ' ਵੇਖਿਆ ਹੈ. ਵਘਾਈ ਤੋਂ ਨਾਸਿਕ ਜਾਣ ਵਾਲੀ 
ਸੜਕ ਦੇ ਨਾਲ-ਲੈਂਗਦੇ 'ਡਾਂਗਜ਼ ਵਣ'ਵਿਚ ਹੈ, ਜੋ ਉਸਦੇ ਮੁੰਢ 'ਤੇ ਲੌਂਗੀ ਫੋਟੀ ਦੇ ਮੁਤਾਬਿਕ 
1955 ਵਿਚ 50 ਮੀਟਰ ਉੱਚਾ ਸੀ ਅਤੇ ਮੁੱਢ 'ਤੇ ਉਸ ਦਾ ਘੇਰਾ 5.5 ਮੀਟਰ ਸੀ। ਇਹ 
ਸਾਰੇ ਡਾਂਗਜ਼ ਜ਼ਿਲ੍ਹੋ ਵਿਚ, ਸੋਭ ਤੋਂ ਵੌਡਾ ਰੁੱਖ ਆਖਿਆ ਜਾਂਦਾ ਸੀ। 
ਵਰਣਨ 
ਜਹ ਇੰਕ ਵਡਾ ਸਾਰਾ ਪਤਝੜੀ ਰੌਖ ਹੈ. ਜੋ ਚੌਰੀਆ ਹਾਲਤ' ਵਿੱਚ. 30 ਮੀਟਰ ਤੋਂ 
ਵੀ ਉੱਚਾ ਹੋ ਜਾਂਦਾ ਹੈ. ਪਰ ਆਮ ਤੋਰ ਤੇ ਲੌਗਭਗ 14 ਤੋਂ 20 ਮੀਟਰ ਉੱਚਾ ਹੀ ਹੁੰਦ 
ਹੋ! ਇਸ ਦੇ ਪੋਤੇ 25 ਸੈਂਟੀਮੀਟਰ ਤੋਕ ਜਾ ਇਸ ਤੋਂ ਕੋਝ ਵੌਡੇ ਹੁੰਦੇ ਹਨ ਜੋ ਸ਼ਕਲ 


ਓਂ ਜਾਣੇ-ਪਛਾਣੇ ਰੁੱਖ 


'ਚ ਆਂਡਲ ਜਾਂ ਗੋਲ ਜਿਹੇ ਹੁੰਦੇ ਹਨ, ਸਿਰੇ ਤੋਂ ਤਿੱਖੇ-ਨੋਕਦਾਰ ਅਧਾਰਡੰਡੀ ਕੋਲੋਂ ਦਿਲ 
ਦੀ ਸ਼ਕਲ ਦੇ, ਥੋੜ੍ਹੋ-ਥੋੜ੍ਹੇ ਲੂੰਦਾਰ, ਖ਼ਾਸ ਤੌਰ `ਤੇ ਜਦੋ ਅਜੇ ਉਹ ਛੋਟੇ ਛੋਟੇ ਹੁੰਦੇ ਹਨ। 
ਉਹਨਾਂ ਦਾ ਰੰਗ ਹਰਾ ਹੁੰਦਾ ਹੈ ਜਾਂ ਉਹ ਲਾਲ-ਗੁਲਾਬੀ ਭਾਹ ਮਾਰਦੇ ਹਨ। ਇੰਕ ਮਜ਼ਬੂਤ 
ਰਗ, ਪੌਤੇ ਦੇ ਮੁੌਢ ਤੋਂ ਨੋਕ ਤੌਕ ਫੈਲੀ ਹੋਈ ਹੁੰਦੀ ਹੈ ਅਤੇ ਇਸ ਮੌਖ ਰਗ ਦੇ ਦੋਵਾਂ 
ਪਾਸਿਆਂ 'ਤੇ ਪੰਜ-ਪੰਜ, ਛੋ-ਛੇ ਛੋਟੀਆਂ ਰਗਾਂ ਹੁੰਦੀਆਂ ਹਨ, ਜੋ ਇਕ ਲਹਿਰੀਆ ਲਕੀਰ 
ਜਿਹੀ ਬਣਾਉਂਦੀਆਂ, ਪੌਤੇ ਦੇ ਕਿਨਾਰੇ 'ਤੇ, ਆਪੋ ਵਿਚ ਮਿਲ ਜਾਂਦੀਆਂ ਹਨ । ਪਤੇ ਜੋੜਿਆਂ 
ਵਿਚ ਨਿੱਕਲਦੇ ਹਨ, ਇਕ ਪੌਤਾ ਟਹਿਣੀ ਦੇ ਇੰਕ ਪਾਸੇ ਅਤੇ ਦੂਸਰਾ, ਦੂਸਰੇ ਪਾਸੇ. ਉਹਨਾਂ 
ਹੁੰਦੀਆਂ ਹਨ। ਇਹ ਪੌਤਾ-ਨੁਮਾ ਬਣਤਰ ਦੀਆਂ 2.5 ਕੁ ਸੈਂਟੀਮੀਟਰ ਲੰਮੀਆਂ ਪੇਤੀਆਂ 
ਜਿਹੀਆਂ ਹੁੰਦੀਆਂ ਹਨ, ਜੋ ਬਹੁਤ ਹੀ ਛੋਟੇ-ਛੋਟੇ ਪੌਤਿਆਂ ਅਤੇ ਪ੍ਰਸੂਇਆ ਦੇ ਸਿਰਿਆਂ 
ਨੂੰ ਵਲੀ ਰੌਖਦੀਆਂ ਹਨ ਅਤੇ ਉਹਨਾਂ ਦੀ ਹਿਫ਼ਾਜ਼ਤ ਕਰਦੀਆਂ ਹਨ। ਜਦੋਂ ਇਹ ਪੌਤੀਆਂ 
ਝੜ ਜਾਂਦੀਆਂ ਹਨ, ਤਾਂ ਦੋ ਸਾਫ਼ ਲਕੀਰਾਂ, ਆਪਣੇ ਪਿੰਛੇ ਛੋਂਡ ਜਾਂਦੀਆਂ ਹਨ. ਹਰੋਕ 
ਲਕੀਰ ਨੇ ਔਧੀ ਟਹਿਣੀ ਨੂੰ ਵਲਿਆ ਵਲਿਅਸਿਆ ਹੋਇਆ ਹੁੰਦਾ ਹੈ। ਪੰਤਿਆਂ ਦੀਆਂ 
ਡੰਡੀਆਂ 5-10 ਸੈਂਟੀਮੀਟਰ ਲੰਮੀਆਂ ਹੌਦੀਆਂ ਹਨ। ਫੋਲ ਆਪਣੇ ਤੌਰ `ਤੇ ਬਹੁਤ ਹੀ 
ਛੋਟੇ-ਛੋਟੇ ਹੋਣ ਕਰਕੇ, ਬਹੁਤ ਨਿਗੂਣੇ-ਜਿਹੇ ਹੁੰਦੇ ਹਨ. ਪਰ ਉਹ 2-3 ਸੈਂਟੀਮੀਟਰ ਗੋਲ 
ਗੇਂਦ ਜਿਹੀ ਦੇ ਰੂਪ 'ਚ ਨਿੱਕਲਦੇ ਹਨ। ਛੋਟੇ-ਛੋਟੇ ਫੋਲ ਪੀਲੋ-ਜ਼ਰਦ ਜਾਂ ਜ਼ਰਦੀ- 
ਮਾਇਲ ਹੁੰਦੇ ਹਨ, ਵਿਚ-ਵਿਚ ਅਕਸਰ ਗੁਲਾਬੀ ਭਾਹ ਮਾਰਦੇ ਹਨ। ਜਦੋਂ ਨਿੱਕੇ-ਨਿੱਕੇ 
ਫੋਲ ਖਿੜਦੇ ਹਨ, ਤਾਂ ਉਹਨਾਂ ਦੇ ਸੋਭ ਤੋ' ਉੱਘੇ-ਉੱਘੜਵੇਂ ਹਿੱਸੇ, ਉਹਨਾਂ ਦੀਆਂ ਸੂਈਆਂ 
ਹੀ ਹੁੰਦੇ ਹਨ, ਜੋ ਫੁਲਾਂ ਦੀ ਗੇਂਦ-ਜਿਹੀ ਦੇ ਦੁਆਲੇ ਗੋਲ ਘੇਰਾ ਜਿਹਾ ਬਣਾ ਲੈਂਦੇ ਹਨ। 
ਫਲ ਬੜੇ ਮਹੀਨ ਜਿਹੇ ਹੁੰਦੇ ਹਨ, ਠੋਸ ਗੋਲ-ਜਿਹੇ ਜੋ ਪੌਕਣ 'ਤੇ ਕਾਲੋ-ਜਿਹੇ ਜਾਂ ਪੂਰੀ 
ਤਰ੍ਹਾਂ ਕਾਲੇ ਹੋ ਜਾਂਦੇ ਹਨ। 

ਫ਼ਰਵਰੀ ਦੇ ਨੇੜੇ ਤੇੜੇ ਪੋਤੇ ਝੜ ਜਾਂਦੇ ਹਨ ਅਤੇ ਰੁੱਖ, ਮਈ-ਜੂਨ ਤੌਕ ਪਤਰਹੀਣ 
ਹੀ ਰਹਿੰਦਾ ਹੈ। ਉਦੋਂ, ਕਰੂਮਲਾਂ ਨੂੰ ਆਪਣੇ ਹੇਠ ਲੁਥੋ ਕੋ ਰੌਖਣ ਵਾਲੀਆ ਪੌਤੀਆਂ 
ਬਹੁਤ ਹੀ ਉੱਘੜਵੀਆਂ ਹੁੰਦੀਆਂ ਹਨ। ਗੇਂਦ ਵਰਗੇ ਗੋਲ-ਗੋਲ ਫੁੱਲ. ਜੂਨ ਤੋਂ ਅਗਸਤ 
'ਤੌਕ, ਆਪਣੀ ਪੂਰੀ ਛਬ-ਸ਼ਾਨ ਵਿਚ ਹੁੰਦੇ ਹਨ। ਅਗਲੋ ਸਾਲ ਦੇ ਸ਼ੁਰੂ-ਜਿਹੇ ਵਿਚ, ਅਸਲ 
ਫਲ ਦੇ ਝੜ ਜਾਣ ਤੋਂ ਬਾਅਦ. ਫਲ ਦੀ ਡੋਡੀ ਵਾਲੀ ਥਾਂ ਕਾਲੀ ਜਾਪਣ ਲੌਂਗ 
ਪੈਂਦੀ ਹੈ. ਜੋ ਲੋਂਗਭਗ 12 ਮਿਲੀਮੀਟਰ ਹੁੰਦੀ ਫੈ। ਮੋਨਸੂਨ ਦੇ ਮੀਂਹਾਂ ਨਾਲ ਇਹ 
ਡੋਡੀਆਂ -ਜਿਹੀਆਂ ਹੇਠਾਂ ਡਿੱਗ ਪੈਂਦੀਆਂ ਹਨ ਅਤੇ ਰੁਖ ਨੰਵੇਂ ਫੌਲ-ਫੁਲਾਕੇ ਲਈ ਤਿਆਰ 
ਹੋ ਜਾਂਦਾ ਹੈ' 


ਹੈ 


ਵਰਤੋਂ 

ਕਦੰਬ ਦੇ ਰੋਂਖ ਦੀ ਛਿੱਲ ਬੁਖ਼ਾਰ ਚ ਦਵਾਈ ਵਜੋਂ ਵਰਤੀ ਜਾਂਦੀ ਹੈ। ਇਹ ਰੋਗਾਣੂ- 
ਰੋਧਕ ਹੁੰਦੀ ਹੈ। ਫੌੱਖ ਦਾ ਰਸ ਫੋੜਿਆਂ ਚੋਂ ਕੀੜੇ ਮਾਰਨ ਲਈ ਇਸਤੇਮਾਲ ਕੀਤਾ ਜਾਂਦਾ 
ਹੈ। ਦਵਾ ਦੇ ਗੁਣ ਛਿਲੜ `ਚੋਂ ਮਿਲਣ ਵਾਲੀ ਟੈਨਿਨ ਕਰਕੇ ਹੁੰਦੇ ਹੈ। ਇਸ ਦੀ ਲੱਕੜੀ 
ਬਹੁਤ ਕੀਮਤੀ ਹੁੰਦੀ ਹੈ। ਇਹ ਦਰਮਿਆਨੀ ਸਖ਼ਤ ਅਤੇ ਇੰਕਦਮ ਦਾਣੇਦਾਰ ਹੁੰਦੀ ਹੈ। 
ਰਸਤਿਆਂ ਅਤੇ ਸੜਕਾਂ ਉਪਰ ਲਾਉਣ ਲਈ. ਕਦੈਬ ਕੋਈ ਬਹੁਤ ਚੰਗਾ ਰੌਂਖ ਨਹੀਂ, 


ਕਦੰਬ 7 


ਕਿਉਂਕਿ ਜਿਸ ਸਮੇਂ' ਸਾਡੀਆਂ ਗਲੀਆਂ-ਸੜਕਾਂ 'ਤੇ ਛਾਂ ਦੀ ਸੈਂਭ ਤੋਂ ਵੱਧ ਲੋੜ ਹੁੰਦੀ 
ਹੈ, ਭਾਵ, ਅਪ੍ਰੈਲ ਅਤੇ ਮਈ ਵਿੱਚ, ਉਸ ਸਮੇ' ਇਹ ਰੁੱਖ ਪੋਤਰਹੀਣ ਹੁੰਦਾ ਹੈ। ਉੱਜ ਆਮ 
ਤੌਰ 'ਤੇ ਇਹ ਇੰਕ ਵਧੀਆ ਰੁੱਖ ਹੈ। ਇਹ ਕਾਫੀ ਵੱਡਾ ਹੋ ਜਾਂਦਾ ਹੈ। ਜਦੋਂ ਇਸ ਨੂੰ 
ਪੌਤੇ ਨਿਕਲੋਂ ਹੋਏ ਹੁੰਦੇ ਹਨ. ਤਾਂ ਇਹ ਬਹੁਤ ਖ਼ੂਬਸੂਰਤ ਜਾਪਦਾ ਹੈ। ਸਿਆਲ ਦੇ 
ਮਹੀਨਿਆਂ ਵਿੱਚ ਇਹ ਬਹੁਤ ਸੁੰਦਰ ਦ੍ਰਿਸ ਪੇਸ਼ ਕਰਦਾ ਹੈ। 


ਖੇਤੀ 


ਕਦੰਬ ਦੇ ਬੀਜ, ਮੋਨਸੂਨ ਦੇ ਆਉਣ 'ਤੇ. ਜ਼ਮੀਨ ਵਿਚ ਬੜੀ ਛੇਤੀ ਉੱਗ ਆਉਂਦੇ ਹਨ 
ਪਰ ਜੋ ਪਨੀਰੀ ਉੱਗਦੀ ਹੈ, ਉਹ ਬਹੁਤ ਹੀ ਮਹੀਨ ਤੇ ਨਰਮ ਹੁੰਦੀ ਹੈ। ਉਹ ਵਰਖਾ 
ਨਾਲ ਰੁੜ੍ਹ ਵੀ ਜਾਂਦੀ ਹੈ। ਪਨੀਰੀ ਬਹੁਤ ਹੀ ਹੌਲੀ ਹੌਲੀ ਵਧਦੀ ਹੈ। ਪਹਿਲੇ ਮੋਸਮ 
ਵਿੱਚ, ਸਾਜ਼ਗਾਰ ਹਾਲਤਾਂ ਵਿੱਚ ਵੀ, ਉਹ ਮਸਾਂ 10-12 ਸੈਂਟੀਮੀਟਰ ਉੱਚੀ ਹੋ ਪਾਉਂਦੀ 
ਹੈ। ਸ਼ੁਰੂ-ਸ਼ੁਰੂ ਦੀ ਅਵਸਥਾ ਵਿੱਚ, ਕਦੰਬ ਦਾ ਪੇਦਾ ਤੇਜ਼ ਰੋਸ਼ਨੀ ਅਤੇ ਸੇਕੇ ਦੇ ਅਸਰ 
ਨੂੰ ਬਹੁਤ ਮੰਨਦਾ ਹੈ। ਇਸ ਦੇ ਉਲਟ ਜਦੋਂ ਪੋਦੇ ਚੰਗੀ ਤਰ੍ਹਾਂ ਟਿਕ ਜਾਂਦੇ ਹਨ. ਤਾਂ ਉਹਨਾਂ 
ਨੂੰ ਤੇਜ਼ ਲੋਅ ਦੀ ਲੌੜ ਹੁੰਦੀ ਹੈ। ਜਿੱਥੋਂ ਤੌਕ ਜ਼ਮੀਨ ਦਾ ਸੰਬੰਧ ਹੈ ਕਦੰਝ ਚੰਗੀ ਜਲ 
ਨਿਕਾਸੀ ਵਾਲੀ ਸੈਂਜੂ ਜ਼ਮੀਨ ਵਿੱਚ ਸੇਂਭ ਤੋਂ ਵਧੀਆ ਹੁੰਦਾ ਹੈ। ਗੈਰ ਕੁਦਰਤੀ ਹਾਲਤਾਂ 
ਵਿਚ, ਪਨੀਰੀ. ਚੰਗੀ ਬਾਰੀਕ ਤੇ ਪੇਲੀ ਕੀਤੀ ਮਿਟੀ, ਜਿਸ ਵਿਚ ਕਾਫ਼ੀ ਮਿਕਦਾਰ 'ਚ 
ਰੇਤ ਵੀ ਰਲੀ ਹੋਈ ਹੋਵੇ, ਦੀਆਂ ਕਿਆਰੀਆਂ ਜਾਂ ਬਕਸਿਆਂ ਵਿੱਚ ਉਗਾਈ ਜਾ ਸਕਦੀ 
ਹੈ। ਬਕਸਿਆਂ ਨੂੰ ਜ਼ੋਰ ਦੀ ਵਰਖਾ ਅਤੇ ਧੁਂਪ ਤੋਂ ਬਚਾਉਣਾ ਚਾਹੀਦਾ ਹੈ। ਪਨੀਰੀ ਨੂੰ 
ਪੋਟ ਕੇ. ਠੀਕ ਥਾਂ ਤੇ ਲਾਉਣ ਵੇਲੋ, ਬਹੁਤ ਹੀ ਇਹਤਿਆਤ ਦੀ ਲੋੜ ਹੁੰਦੀ ਹੈ। ਪੌਦਿਆਂ 
ਨੂੰ ਜੜ੍ਹਾਂ ਦੇ ਇਰਦ-ਗਿਰਦ ਸਿੰਟੀ ਦੀ ਗਾਂਚੀ ਸਮੇਤ ਚੁੱਕਣਾ ਸੋਭ ਤੋਂ ਚੰਗਾ ਰਹਿੰਦਾ ਹੈ। 
ਜੰਗਲ ਵਿਚ ਕਦੰਬ ਦਾ ਰੁੱਖ, ਸਿੱਧੇ ਸਾਫ਼ ਤਣੇ 'ਤੇ. ਉੱਪਰ ਵਲ ਨੂੰ ਵਧਦਾ ਹੈ ਅਤੇ ਉੱਪਰ 
ਟੀਸੀ 'ਤੇ ਇੱਕ ਵੱਡਾ ਸਾਰਾ ਛਤਰ ਬਣ ਜਾਂਦਾ ਹੈ। ਕਈ ਵਾਰੀ ਉਸ ਦੇ ਮੁੰਢ 'ਤੇ, ਬਹੁਤ 
ਸਾਰੀਆਂ ਅਘੜ-ਦੁਘੜੀਆਂ, ਅਜੀਬ ਜਿਹੀ ਸ਼ਕਲ ਦੀਆਂ ਸ਼ਾਖ਼ਾਂ ਤੇ ਥੰਮ੍ਹੀਆਂ ਜਿਹੀਆਂ 
ਨਿਕਲ ਆਉਂਦੀਆਂ ਹਨ। ਇਹ ਬੜਾ ਵਡਮੁੱਲਾ ਦਰੋਖ਼ਤ ਹੈ। ਇਹ ਅਜਿਹੀਆਂ ਢਲਾਨਾਂ 
ਤੇ ਲਾਉਣਾ ਲਾਭਕਾਰੀ ਰਹਿੰਦਾ ਹੈ, ਜਿੱਥੇ ਕਿ ਕੁੱਖਾਂ ਦੈ ਵੇਡੇ-ਵੱਡੇ ਝਾੜ-ਝੰਗਾੜਾਂ ਦੀ 
ਲੋੜ ਹੋਵੇ। ਕਦੰਬ ਦੇ ਰੁੱਖਾਂ ਦੀ ਝੁੰਗੀ ਜਾਂ ਝਾੜ-ਝੰਗਾੜ, ਸੋਚ ਮੁਚ ਹੀ, ਇੱਕ ਸ਼ਾਨਦਾਰ 
ਦ੍ਰਿਸ਼ ਪੇਸ਼ ਕਰਦਾ ਹੈ, ਰਾਹ ਜਾਂਦੇ ਲੋਕਾਂ ਦੀਆਂ ਅੱਖਾਂ ਨੂੰ ਤਾਜ਼ਗੀ ਅਤੇ ਖ਼ੂਸ਼ੀ ਬਖ਼ਸ਼ਦਾ 
ਹੈ ਅਤੇ ਹਵਾ ਵਿੱਚ ਉੱਭਣ ਵਾਲ ਛੋਟੇ-ਛੋਟੇ ਪੈਛੀਆਂ-ਜਨੌਰਾਂ ਲਈ ਸੁਖਾਵੀਂ ਠਾਹਰ ਦਾ 
ਕੰਮ ਦਿੰਦਾ ਹੈ। 


3. ਜੱਨਤ ਦਾ ਰੁੱਖ 


ਏਲੈਂਥਸ ਐਂਕਸਸੈਂਲਸਾ ਰੌਕਸਬਰਗ 
(ਕਲ : ਸਿਮਾਫੋਬੇਸੀ) 


ਇਸ ਰੌਖ ਦਾ ਵਰਣਨ ਸੋਭ ਤੋਂ ਪਹਿਲਾਂ, 1795 ਵਿਚ ਵਿਲੀਅਮ ਰੋਕਸਬਟਰ ਨੇ ਭਾਰਤ 
ਦੇ ਪੂਰਬੀ ਭਾਗਾਂ ਦੀਆਂ. ਸਿਟਕਾਰਾਂ ਲਈ ਕੀਤਾ ਸੀ। ਇਹ ਗੁਜਰਾਤ, ਬਿਹਾਰ. ਦੌਕਨ 
ਅਤੇ ਦੌਖਣੀ ਭਾਫਤ ਦੇ ਕੁੱਝ ਹਿੰਸਿਆਂ ਦਾ ਮੂਲ ਰਖ ਹੈ ਅਤੇ ਉਥੇ ਆਮ ਹੁੰਦ` ਹੈ । ਇਹ 
ਰੁੱਖ ਬਹੁਤ ਛੇਤੀ ਛੇਤੀ ਵਧਦਾ ਹੈ ਅਤੇ ਇਸੇ ਕਰਕੇ ਹੁਣ “ਏਹ ਭਾਰਤ ਦੇ ਭੋਂਝ 
ਵਧੇਰੇ ਖ਼ੁਸ਼ਕ ਹਿੰਜਿਆਂ ਵਿਚ ਵੀ ਲਾਇਅ` ਜਾ ਰਿਹਾ ਹੈ। ਦਹ ਆਨਟਟਲੀਆ ਦਾ ਮੂਲ 
ਰੁੱਖ ਵੀ ਆਖਿਆ ਜਾਂਦਾ ਹੈ। 

'ਦਲੈਂਥਸ' ਨਾਂ. ਮੇਲੋਕਾਸ ਦੇ ਦੇਸੀ ਨਾਂ 'ਏਲਾਂਟੋ' ਦਾ. ਏਲੈਂਥਦ ਰਾਲੈਂਡੂਲੋਸਾ ਡੈੱਜਫ਼ 
ਲਈ ਲਾਤੀਨੀਕ੍ਰਿਤ ਨ” ਹੈ, ਜਿਲ ਦਾ ਅਰਥ ਹੈ. 'ਜੋਨਤ ਦਾ ਟੋਦ ` ਸਡੋ ਟਲ ਫੌਂਖ ਨੂੰ 
ਹਿੰਦੀ ਵਿਚ 'ਮਹਾਂਰੋਖ' ਗੁਜਟਾਤੀ 'ਵੋਦ -- 'ਅਰਦੂਸੀ. ਮਲਿਆਲ£ ਜ਼ਿਦ -- ਮੋਤੀ 
ਗੋਂਗਿਲਯਾਮ', ਮਰਾਠੀ ਵਿਚ 'ਮਹਾਨਿੰਮ' ਅਤੇ ਤੈਲੁਗੂ ਵ਼ਦ ਪੈਭਮਨੂ` ਆਦਦੇ ਹਨ , 


ਵਰਣਨ 

ਇਹ ਬਹੁਤ ਤੇਜ਼ੀ ਨਲ ਵਧਣ ਵਾਲਾ. “ਦਂਕ ਪੌਤਝੜੀ ਰੁੱਖ ਹੈ. ਜੋ 25 ਮੀਟਟ ਤੋਕ ਉੱਚਾ 
ਚਲਿਆ ਜਾਂਦਾ ਹੈ। ਇਸ ਦੀ ਛਿੱਲ “ਚੋਟੀ ਜਿਹੀ ਹੌਂਦੀ ਹੈ , ਇਸ ਦੇ ਪਤੇ ਖੋਭੁ ਆਕਾਫ 
25-75 ਸੈਂਟੀਮੀਟਰ ਲੰਮੇ ਹੁੰਦੇ ਹਨ।ਛੋਟੀਆਂ ਪੋੌਤੀਆਂ ਦਿੰਕ-ਇੰਕ ਛੋਡ ਕੇ. ਨਿਕਲਦੀਆਂ 
ਹਨ. ਇੰਕ-ਦੂਸਰੀ ਦੇ ਉਲਟ ਪਾਸੇ. 6 ਤੋਂ 12 ਜੋੜੇ, ਸ਼ਕਲ “ਵਦ ਵੱਖ ਵੱਖ ਕਿਨਾਰਿਆ 
ਤੋਂ ਅਘੜ-ਦੁਘੜੋ ਤੌਰ ਤੇ ਦੰਦੇਦਾਰ ਅਤੇ ਮੋਢ ਤੋਂ ਅਬਰਾਬਟ ਠੰਢਿਆਂ ਵਾਲੀਆਂ : 
ਫੌਲ ਬਹੁ ਸ਼ਾਖ਼ਦਾਫ ਗੁੰਛਿਆਂ ਵਿੱਚ ਲੌਗਦੇ ਹਨ, ਮਲਾਈ-ਟੌਗੇ ਜਾ ਜ਼ਰਦੀ ਮਾਂਦਿਲ, 
ਲੱਗਭਗ 8 ਮਿਲੀਮੀਟਰ ਆਕਾਰ ਦੇ । ਫਲ ਚਪਟੀ. ਕਾਰਜ਼ੀ ਫਲੀ ਜਿਹ' ਹੁੰਦ` ਹੈ ਜੋ 
4-6 ਸੈਂਟੀਮੀਟਰ ਲੰਮੀ. ਇੰਕ-ਡੇਢ ਸੈਂਟੀਮੀਟਰ ਚੌੜੀ ਬਰਛੀ ਦੀ ਫ਼ਕਲ ਦੀ. ਦੋਵਾ 
ਸਿਰਿਆਂ ਤੋਂ' ਤਿੱਖੀ-ਨੁਕੀਲੀ ਹੁੰਦੀ ਹੈ। ਬੀਜ ਇੱਕੋ ਹੁੰਦਾ ਹੈ, 


ਇਤ 


ਵਰਤ 

ਇਫਿਹ ਰੋਂਖ ਹਲਕੀ ਜ਼ਮੀਨ ਵਿੱਚ ਅਤੇ ਭਾਰਤ ਦੇ ਬਹੁਤ ਹੀ ਗਰਮ 'ਹਿੰਸਅ” ਵਿੰਚ ਵੀ 
ਚੰਗਾ ਹੋ ਜਾਂਦਾ ਹੈ। ਲੱਕੜੀ ਹਲਕੇ ਠੌਗ ਦੀ, ਭਾਰ ਵਿਚ ਵੀ ਹਲਕੀ ਹੁੰਦੀ ਹੈ। ਜਿੱਥੇ 
ਕਿਧਰੇ ਇਹ ਰੁਖ ਬਹੁਤਾਤ ਵਿੱਚ ਹੁੰਦਾ ਹੈ, ਉਥੇ ਇਸ ਦੀ ਲੋਕੜੀ ਪੈਕਿੰਗ-ਪੋਟੀਆਂ, 
ਮੋਛੀਆਂ ਫੜਨ ਵਾਲੀਆਂ ਬੇੜੀਆਂ ਆਦਿ ਬਣਾਉਣ ਲਈ ਵਰਤੀ ਜਾਦੀ ਹੈ। ਗਰਾਹਮ 
ਨੇ 1839 ਵਿਚ ਜ਼ਿਕਰ ਕੀਤਾ ਸੀ ਕਿ ਇਸ ਦੀ ਲੌਕੜੀ ਤਲਵਾਰਾਂ ਦੇ ਹੱਥੇ ਬਣਾਉਣ 
ਲਈ ਬਹੁਤ ਵਰਤੀ ਜਾਂਦੀ ਹੈ । ਰਖ ਦੀ ਛਿੱਲ ਸ਼ਕਤੀਦਾਇਕ ਦਵਾਈ ਦੇ ਤੋਰ 'ਤੇ ਅਤੇ 


ਆ 
1, 





ਚਿੱਤਰ 2 "ਜੱਨਤ ਦਾ ਰੁੱਖ (ਏਲੈਂਥਸ ਐੱਕਸਸੈੱਲਸਾ ਰੌਕਸਬਰਗ) 


10 ਜਾਣ-ਪਛਾਣ ਰੁੱਖ 


ਬੁਖ਼ਾਰ ਦੇ ਇਲਾਜ ਲਈ ਵਰਤੀ ਜਾਂਦੀ ਹੈ। 
ਰੁਖ ਦੀਆਂ ਹੋਰ ਕਿਸਮਾਂ 
ਏਲੈਂਥਸ, ਟਾਈਫ਼ਾਈਸਾ ਐੱਲਸਟ (=ਏਲੈਂਥਸ ਮਾਲਾਬਾਰਿਕਾ ਡੀ. ਸੀ) ਪਛਮੀ ਘਾਟ 
ਵਿੱਚ. ਲੰਕਾ ਦੇ ਦੇਖਣ ਵਲ, ਅਰ 
ਵਿਚ ਮੈਂ ਤੀਹ ਮੀਟਰ ਤੋਂ ਵੀ ਵੌਧ ਉੱਚੇ ਫੌਖ ਵੇਖੋ ਹਨ। ਛਿੱਲ ਵਿੱਚ ਚੀਰੇ ਦੇਣ ਨਾਲ. 
ਇੱਕ ਮਹਿਕਦਾਰ ਰਾਲ ਜਿਹੀ ਨਿਕਲਦੀ ਹੈ, ਜੋ ਅਗਰਬੋਤੀਆ ਬਣਾਉਣ ਲਈ ਵਰਤੀ 
ਜਾਂਦੀ ਹੈ ਅਤੇ ਡਾਕਟਰੀ ਪੇਸ਼ੇ ਵਿਚ ਪੇਚਿਸ਼ ਦੇ ਇਲਾਜ ਲਈ। 

ਏਲੈਂਥਸ ਗਲੈਂਡੂਲੋਸਾ ਯਾਨੀ ਜੋਨਤ ਦਾ ਰੁਖ, ਉੱਤਰੀ ਭਾਰਤ ਵਿੱਚ ਛਾਂ- ਦਾਰ 
ਰੁਖ ਵਜੋਂ ਲਾਇਆ ਜਾਂਦਾ ਹੈ। ਇਸ ਰੋਖ ਦਾ ਮੂਲ-ਸਥਾਨ ਚੀਨ, ਮੋਲੋਕਾਸ ਆਦਿ ਹੈ। 
ਰੁੱਖ ਦੇ ਵੌਖ-ਵੌਖ ਹਿੱਸੇ ਦਵਾਈਆਂ ਬਣਾਉਣ ਲਈ ਵਰਤੇ ਜਾਂਦੇ ਹਨ। 


4. ਕੈਤਾਨ ਰੁੱਖ 


ਐਲਸਟੋਨੀਆ ਸਕੌਲਰਿਸ ਆਰ 
(ਕੁਲ : ਐਪੋਸਾਈਨੋਸੀ) 


ਅੰਗਰੇਜ਼ੀ - ਡੈਵਿੱਲਜ਼ ਟ੍ਰੀਂ ਡੀਟਾ ਬਾਰਕ ਟ੍ਰਂ ਹਿੰਦੀਂ-ਚਤਿਆਨ, ਬੰਗਾਲੀ - ਚਾਟਿਮ 
ਮਰਾਠੰ-ਸਤਵਿਨ. ਸ਼ੈਤਾਨ, ਤਾਮਿਲ ਅਤੇ ਤੈਲੁਕੂ-ਪਾਲੰਗ / 


ਵਿੱਚ ਪਾਇਆ ਜਾਂਦਾ ਹੈ, ਖ਼ਾਸ ਤੋਰ 'ਤੇ ਪੌਛਮੀ ਤੇ ਪੁਰਬੀ ਘਾਟ ਦੇ ਵਧੇਰੇ ਨਮੀਦਾਰ 
ਇਲਾਕਿਆਂ ਵਿਚ. ਲੌਂਗਭਗ ਇੰਕ ਹਜ਼ਾਰ ਮੀਟਰ ਦੀ ਉਚਾਈ ਤੋਕ । ਪੂਰਬ ਵਲ ਇਹ 
ਰੁੱਖ ਜਾਵਾ ਅਤੇ ਆਸਟਫੇਲੀਆ ਤੌਕ ਮਿਲਦਾ ਹੈ। 

ਨਾਂ 

ਇਸ ਦਾ ਅਨੁਵੰਸ਼ਕ ਨਾਂ ਇੱਕ ਉੱਘੇ ਬਨੌੱਸਪਤ-ਵਿਗਿਆਨੀ, ਈਡਨਬਰਗ ਦੋ ਪ੍ਰੋਫ਼ੈਸਰ 
ਸੀ. ਐੱਲਸਟਨ, 1685-1760 ਦਾ ਚੇਤਾ ਕਰਾਉ'ਦਾ ਹੈ। ਇਸ ਦਾ 
ਵਿਸ਼ੇਸ਼ ਨਾਂ, ਸਕੋਲਰਿਸ ਇਸ ਗੌਲ ਵਲ ਸੰਕੇਤ ਕਰਦਾ ਹੈ ਕਿ ਬੀਤੇ ਸਮੇਂ 'ਚ. ਇਸ ਰੌਖ 
ਦੀ ਲੱਕੜੀ, ਸਕੂਲੀ ਬਚਿਆਂ ਲਈ, ਤਖ਼ਤੀਆਂ ਬਣਾਉਣ ਵਾਸਤੇ ਵਰਤੀ ਜਾਂਦੀ ਸੀ। 
ਮਰਾਠੀ ਨਾਂ ਸਤਵਿਨ, ਸ਼ਾਖ਼ ਦੇ ਆਲੇ-ਦੁਆਲੇ, ਕਿਸੇ ਵੀ ਗੌਠ 'ਤੇ, ਇੱਕੋ 
ਸਮੇਂ ਸੌਤ ਪਤੇ ਨਿਕਲਣ ਵਲ ਇਸ਼ਾਰਾ ਕਰਦਾ ਹੈ। 'ਸ਼ੈਤਾਨ' ਨਾਂ ਉਹਨਾਂ ਜਾਦੂਮਈ 
ਖ਼ਾਸੀਅਤਾਂ ਵਲ ਸੰਕੇਤ ਕਰਦਾ ਹੈ, ਜੋ ਆਮ ਲੋਕਾਂ ਦੇ ਖ਼ਿਆਲ 'ਚ, ਇਸ ਰੁਖ ਵਿਚ 
ਪਾਈਆਂ ਜਾਂਦੀਆਂ ਹਨ। 





ਚਿੱਤਰ 9 ਸ਼ੈਤਾਨ ਰੁੱਖ (ਔਲਸਟੋਨੀਆ ਸਕੌਲਰਿਸ ਆਰ) 


12 ਜਾਣੇ-ਪਛਾਣੇ ਰੁੱਖ 


ਵਰਣਨ 

ਇਹ ਇੱਕ ਉਂਚਾ-ਲੰਮਾ ਸ਼ਾਨਦਾਰ ਰੁੱਖ ਹੁੰਦਾ ਹੈ, ਜਿਸ ਦੀ ਛਿੱਲ ਸਲੋਟੀ-ਮਾਇਲ 
ਖੁਰਦਰੀ-ਜਿਹੀ ਹੁੰਦੀ ਹੈ। ਸ਼ਾਖ਼ਾਂ ਚੌਕਰਦਾਰ ਹੁੰਦੀਆਂ ਹਨ। ਭਾਵ ਉਹ ਬਹੁਤ ਸਾਰੀਆਂ, 
ਮੁਖ ਤਣੇ ਤੇ. ਇੱਕੋ ਉਢਾਈ 'ਤੇ ਨਿਕਲਦੀਆਂ ਹਨ. ਬਹੁਤ ਹੋਦ ਤੌਕ ਛਤਰੀਆਂ ਦੀਅ 
ਸੀਖਾਂ ਵਾਂਗ। ਪਤੇ ਇਕੋ ਥਾਂ 'ਤੇ 4-7 ਇੱਕਠੇ ਹੀ ਨਿਕਲਦੇ ਹਨ, ਚਮੜੋਹਾਨ ਜੋ ਸਕਲ 
ਸਫ਼ੈਦ ਜਿਹੀ ਟਹਿਕ ਮਾਰਦੇ , ਫੋਲ ਆਖ਼ਰੀ ਸ਼ਾਖਾਂ ਦੇ ਸਿਰਿਆਂ ਤੋ. ਲੰਮੀਆਂ-ਪਤਲੀਆਂ 
ਡੰਡੀਆਂ 'ਤੇ. ਨਿੱਕੋ-ਨਿਕੇ ਗੁਂਛਿਆਂ ਦ ਲੌਗਦੇ ਹਨ. ਜੋ ਚਿੰਟੇ ਜਾਂ ਹਟੀ ਭਾਹ ਮਾਰਦੇ, ਚਿੰਟੇ 
ਹੁੰਦੇ ਹਨ। ਉਹਨਾਂ ਵਿੰਚ ਮਿੰਠੀ-ਮਿੰਠੀ. ਜੋਈ-ਸੋਂਧੀ ਸਗੌਧ ਹੁੰਦੀ ਹੈ। ਫਲ ਥੈਤੀ-ਨਮਾ' 
30-50 ਸੈਂਟੀਮੀਟਰ ਲੰਮਾ ਅਤੇ 3-4 ਮਿਲੀਮੀਟਰ ਮੋਟਾ ਹੁੰਦਾ ਹੈ ਜੋ ਜੋੜਿਆਂ ਵਿਦ 
ਲਟਕਦਾ ਹੈ। ਫਲ ਏਨੀ ਜ਼ਿਆਦਾ 'ਗਣਤੀ ਵਿਚ ਲੌਗਦੇ ਹਨ ਕਿ ਰੋਖ ਦੀ ਸਾਧਾਰਨ 
ਦਿੱਖ ਹੀ ਬਦਲ ਜਾਂਦੀ ਹੈ' ਫੌੱਖ ਬਹੁਤ ਬਾਕਾਇਦਗੀ ਤੇ ਤਰਤੀਬ ਨਾਲ ਨਿਕਲਣ 
ਵਲੀਆਂ ਇਾਖ਼ਾਂ ਅਤੇ ਫੁਲਾਂ ਦੇ ਭਰਵੇਂ ਗੁਂਛਿਆਂ ਕਰਕੇ. ਅਤਿਅੰਤ ਫ਼ੋਕੁਨੀਕ ਜਾਪਦਾ 
ਹੈ. ਜੋ ਰੁਖ ਅਤੇ ਫਲਾਂ ਦੇ ਬਾਹਰਲੇ 'ਢਾਂਚੇ' ਨੂੰ ਢੋਕ-ਵਲੋਟ ਲੈਂਦੇ ਹਨ। ਫਲਾਂ ਨਾਲ 
ਲੋਦਿਆਂ ਦਫੋਸ਼ਤ. ਮੈਨੂੰ ਤਾਂ ਇਕ ਜਵਾਨ ਔਰਤ ਦੇ ਸਿਰ ਵਾਂਰ ਜਾਪਦਾ ਹੈ. "ਜਿਸਨੇ 
ਵਰਤੋਂ 

ਇਸ ਰੁਖ ਦੀ ਲੋਕੜੀ ਬਹੁਤ ਨਰਮ ਹੁੰਦੀ ਹੈ । ਦਸ ਲਈ ਸਥਾਈ ਢਾਂਚੇ ਬਣਾਉਣ ਲਈ 
ਨਹੀਂ ਵਰਤੀ ਜਾਂਦੀ! ਇਸ ਦੀ ਵਰਤੋਂ ਪੈਕਿੰਗ-ਪੇਟੀਆਂ ਅਤੇ ਬਲੈਕ-ਬੋਰਡ ਆਦਿ 
ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਦੀ ਛਿੱਲ ਨੂੰ ਵਣਜ ਵਿੱਚ 'ਡੀਟਾ ਛਿਲ' ਆਖਿਆ 
ਜਾਂਦਾ ਹੈ ਅਤੇ ਦਵਾਈਆਂ ਵਿਚ ਉਸ ਦੀ ਵਰਤੋਂ, ਬੁਖ਼ਾਰ ਅਤੇ ਪੇਚਿਸ਼ ਆਦਿ ਦੇ ਇਲਾਜ 
ਲਈ. ਕੋੜੀ ਤੇ ਕਸੈਲੀ ਵਸਤ ਵਜੋਂ ਕੀਤੀ ਜਾਂਦੀ ਹੈ। ਪਛਮੀ ਭਾਰਤ ਵਿਚ. ਇਸ ਰੌਖ 
ਵਿੱਚ ਬੋਦ ਰੂਹਾ ਦਾ ਵਾਸਾ ਮੋਨਿਆਂ ਜਾਂਦਾ ਹੈ। ਮੈਂ ਆਪਣੇ ਤਜਰਬੇ 'ਚ ਵੇਖਿਆ ਹੈ ਕਿ 
ਪਛਮੀ ਘਾਟ 'ਤੇ ਰਾੰਹਣ ਵਾਲੋ ਕੋਂਝ ਕਥਾਇਲੀ, ਇਸ ਰੋਖ ਦੀ ਛਾਂ ਹੇਠ ਬੈਠਣਾ ਹੋਠ 
ਤਾਂ ਹੋਰ, ਉਸ ਦੇ ਹੇਠੋਂ ਦੀ ਲੰਘਣਾ ਵੀ ਪਸੰਦ ਨਹੀਂ ਕਰਦੇ। ਇਸ ਰੁਖ ਦੇ ਹੇਠਾ ਸੋਣਾ 
ਤਾਂ, ਰੁੱਖ ਦੀ ਰਾਖੀ ਕਰਦੇ ਰਾਖਸ਼ਾਂ ਦੇ ਪ੍ਰਭਾਵ ਕਾਰਨ. ਗਕੀਨੀ ਤੋਰ 'ਤੇ ਮੋਤ ਦੀ ਇਲਾਮਤ 
ਸਮਝਿਆ ਜਾਂਦਾ ਹੈ। ਜੇ ਰੁੱਖ ਨੂੰ ਕਿਸੇ ਰੁਕਾਵਟ ਤੋਂ ਬਗੈਰ ਵਧਣ ਦਿੱਤਾ ਜਾਵੇ. ਤਾਂ ਉਹ 
ਬਹੁਤ ਹੀ ਛਬ-ਸ਼ਾਨ ਵਾਲਾ ਹੁੰਦਾ ਹੈ। ਪਹਾੜੀ ਕਬੀਲਿਆ ਦੇ ਮਨਾਂ ਵਿਚ. ਰੁੱਖ ਦੇ ਚੰਦਰੇ 
ਫ਼ਾਖਿਆਂ ਦਾ, ਘਰ ਕਰ ਕੇ ਬੈਠਾ ਡਰ. ਉਸਨੂੰ ਨੁਕਸਾਨ ਜਾਂ ਮਕੌਮਲ ਬਰਬਾਂਦੀ ਤੋਂ 
ਝਦਾਉਣ ਵਿੱਦ ਮਦਦ ਕਰਦਾ ਹੈ! 


5. ਜੈਕ-ਫ਼ਰੂਟ ਰੁੱਖ 


ਆਰਟੋਕਾਰਪਸ ਹੈਂਟਰੋਫਿਲੱਸ ਲਮਕ 
(ਕੁਲ : ਮੋਰੇਸੀ) 


ਇਹ ਰੌਖ ਸਾਡੇ ਗਲੀਆਂ-ਕੂਚਿਆਂ ਤੇ ਬਾਗਾਂ ਵਿਚ ਆਮ ਹੁੰਦਾ ਹੈ। ਭਾਰਤ ਦੇ ਕੁੱਝ 
ਹਿੱਸਿਆਂ ਵਿਚ. ਇਹ ਇਤਿਹਾਸਕ ਸਮਿਆਂ ਦੇ ਸ਼ੁਰੂ ਤੋਂ ਹੀ. ਜਾਣਿਆ-ਪਛਾਣਿਆ ਰੌਂਖ 
ਹੈ। ਯੂਨਾਨੀ ਇਤਿਹਾਸਕਾਰ ਬਿਉਫ਼ਰੈਸਟਸ 300 ਪੂਰਵ ਈਸਵੀ ਦੇ ਲੰਗਭਗ 
ਲਿਖਦਿਆਂ ਆਖਦਾ ਹੈ : “ਇੱਕ ਹੋਰ ਰੁੱਖ ਵੀ ਹੈ, ਜੋ ਬਹੁਤ ਵੋਡਾ ਹੁੰਦਾ ਹੈ ਅਤੇ ਜਿਸ 
ਦਾ ਫਲ ਬਹੁਤ ਹੀ ਮਿੱਠਾ ਅਤੇ ਕਫੀ ਵੱਡਾ ਹੁੰਦਾ ਹੈ। ਭਾਰਤ ਦੇ ਸਾਧੂ-ਸੰਤ, ਇਹ ਫਲ 
ਕੋਜਨ ਦੇ ਤੌਰ ਤੇ ਵਰਤਦੇ ਹਨ . ... .. 7 

ਨਾਂ 

ਅੰਗਰੋਜ਼ੀ ਵਿਚ ਇਸ ਰੁੱਖ ਨੂੰ ਜੈਕ ਜਾਂ ਜੈਕ-ਫ਼ਰੂਟ ਟੀ ਆਖਦੇ ਹਨ ਭਾਵ ਜੈਕ-ਫਲ 
ਜਾਂ ਕਟ੍ਹਾਰ। ਮਰਾਠੀ ਵਿੱਚ ਇਸ ਦਾ ਮੁਕਾਮੀ ਨਾਂ 'ਫਨਾਸ' ਹੈ। ਸਾਡੇ ਵਿਗਿਆਨਿਕ ਸਾਹਿਤ 
ਵਿੱਚ ਇਹ ਰੁੱਖ ਗ਼ਲਤ ਤੋਰ ਤੇ ਆਰਟੇਕਾਰਪਸ ਇੰਟੈਗਰੀਫ਼ੋਲੀਆ' ਦੇ ਨਾਂ ਹੇਠ ਪ੍ਰਚਲਤ 
ਹੈ! ਠੀਕ ਨਾਂ ਹੈ 'ਆਰਟੇਕਾਰਪਸ ਹੈੱਟਰੋਫ਼ਿਲੌਸ ਲੈਮਕ। ਅਨੁਵੰਸ਼ਿਕ ਨਾਂ ਆਰਟੇ 
ਕਾਫਪਸ', ਦੋ ਯੂਨਾਨੀ ਸ਼ਬਦਾਂ ਦਾ ਬਣਿਆ ਹੋਇਆ ਹੈ, ਜਿਸ ਦਾ ਅਰਥ ਹੈ 'ਸ਼ਰੈੱਡ- 
ਫ਼ਰੂਟ'। ਪਰ ਅੰਗਰੇਜ਼ੀ ਵਿਚ ਜੋ ਰੋਂਖ 'ਬਰੈਂਡ-ਫ਼ਰੂਟ' ਦੇ ਨਾਂ ਨਾਲ ਪ੍ਰਚੌਲਤ ਹੈ, ਉਹ 
ਹੈ. 'ਆਰਟੇਕਾਰਪਸ ਕਮਿਊਨਿਸ ਫ਼ੌਰਸਟ' ਜਾ 'ਆਰਟੋਕਾਰਪਸ ਇਨਸੀਸਸ ਫ਼ੌਰਸਟ' 
ਜੋ ਕਿ ਨਿਊ ਗਿਨੀ ਅਤੇ ਮਾਈਕਰੋਨੇਸ਼ੀਆ ਦੇ ਕਈ ਹਿੱਸਿਆਂ ਵਿਚ ਵਧੇਰੇ ਪ੍ਰਰੋਲਤ 
ਕਿਸਮ ਹੈ। 


ਵਰਣਨ 

ਇਹ ਦਰਮਿਆਨੇ ਆਕਾਰ ਤੋਂ ਲੈ ਕੇ. ਕਾਫ਼ੀ ਵੌਡਾ ਸਦਾ-ਬਹਾਰ ਰੌਖ ਹੁੰਦਾ ਹੈ। ਕੋਂਝ ਪੋਤੇ 
ਸਿਆਲ ਦੀ ਰੁਤ ਵਿੱਚ ਝੜ ਜਾਂਦੇ ਹਨ, ਪਰ ਕਿਸੇ ਵੀ ਸਮੇਂ ਰੌਂਖ ਪੂਰੀ-ਤਤ੍ਹਾਂ ਪੋਤਰ- 
ਹੀਣ ਨਹੀਂ ਹੁੰਦਾ। ਪਤੇ 10-20 ਸੈਂਟੀਮੀਟਰ ਲੰਮੇ ਆਂਡੇ ਦੀ ਸ਼ਕਲ ਦੇ. ਸਿਰਿਆਂ ਤੋਂ 
ਨੁਕੀਲੋ. ਮੁਢ ਤੋਂ ਘੋਟ ਚੌੜੇ, ਚਮੜੋਹਾਰ ਅਤੇ ਕਰੜੀ ਬਣਤਰ ਵਾਲੇ ਹੁੰਦੇ ਹਨ, ਉੱਪਰੋਂ 
ਨਰਮ ਤੇ ਲਿਸ਼ਕਦਾਰ, ਹੇਠੋਂ ਗੂੜ੍ਹੇ ਹਰੇ. ਖੁਰਦਰੇ ਅਤੇ ਪੀਲੇ। ਪੌਤੇ ਦੇ ਮੁੰਢ ਤੋ' ਲੈ 
ਕੇ, ਉੱਪਰਲੇ ਸਿਰੇ ਤੌਂਕ ਇੰਕ ਮਜ਼ਬੂਤ ਮੇਧ ਰਗ ਹੁੰਦੀ ਹੈ, ਜਿਸ ਦੇ ਦੋਵਾਂ ਪਾਸਿਆਂ 
'ਤੇ, ਸੌਤ ਤੋਂ ਦਸ ਡਾਟਦਾਰ ਰਗਾਂ ਹੁੰਦੀਆਂ ਹਨ। ਫੁਲ ਸ਼ਾਖ਼ਾਂ ਦੇ ਸਿਰਿਆਂ 'ਤੇ ਜਾਂ ਤਣੇ 
ਅਤੇ ਸ਼ਖ਼ਾਂ 'ਤੇ ਪੌਤਿਆਂ ਤੋ' ਹਟਵੇਂ ਲੌਂਗਦੇ ਹਨ। ਨਰ ਅਤੇ ਮਾਦਾ ਫੌਲ, ਆਮ ਤੌਰ 'ਤੇ 
ਵੱਖ-ਵੱਖ ਪੁਸ਼ਪ-ਸਮੂਹਾਂ ਵਿੱਚ ਲੌਂਗਦੇ ਹਨ। ਨਰ-ਫੁਂਲ 2-10 ਸੈਂਟੀਮੀਟਰ ਲੰਮੇ ਹੁੰਦੇ 
ਹਨ. ਉਹ ਥੋੜ੍ਹੇ-ਬਹੁਤ ਵੇਲਣ ਵਰਗੇ ਹੁੰਦੇ ਹਨ, ਆਮ ਤੌਰ 'ਤੇ ਲੋਂਗਭਗ ਆਦਮੀ ਦੇ 


14 ਜਾਣੇ-ਪਛਾਣੇ ਰੁੱਖ 


ਅੰਗੂਠੇ ਦੀ ਸ਼ਕਲ ਦੇ ਅਤੇ ਉਸੇ ਆਕਾਰ ਦੇ ਹੀ। ਹਰੇਕ ਫੋਲ ਦਾ ਇਕ ਨਲਕੀਹਾਰ 
ਦਲ-ਪੌਜ ਹੁੰਦਾ ਹੈ, 1-2 ਮਿਲੀਮੀਟਰ ਲੰਮਾ. ਲੂੰਦਾਰ, ਲੂੰਅ ਬਹੁਤ ਹੀ ਛੋਟੇ-ਛੋਟੇ ਤੇ 
ਮਹੀਨ ਹੁੰਦੇ ਹਨ. ਪਰਾਗ-ਕੋਸ਼ ਛੋਟੇ-ਛੋਟੇ ਅਤੇ ਜ਼ਰਦੀ-ਮਾਇਲ ਹੁੰਦੇ ਹਨ। ਨਰ-ਫੌਂਲ 
ਦੀ ਡੰਡੀ ਕਰੜੀ ਹੁੰਦੀ ਹੈ ਅਤੇ ਸਿਰੇ ਦੇ ਹੇਠੋਂ ਫੈਲ ਕੇ ਛੌਲਾ ਜਿਹਾ ਹੋਈ ਹੁੰਦੀ ਹੈ । 
ਇਹ ਛੋਲਾ ਜਿਹਾ ਉਸ ਸਹਿ-ਪੌਤਰ ਜਾਂ ਖ਼ੋਲ-ਜਿਹੇ ਦਾ ਬਚਿਆ-ਖੁਚਿਆ ਹਿਸਾ ਹੁੰਦਾ 
ਹੈ. ਜੋ ਫੁੱਲ ਨੂੰ ਉਸਦੇ ਛੋਟੇ ਹੁੰਦਿਆਂ ਤੋਂ ਹੀ ਆਪਣੇ ਅੰਦਰ ਵਲ-ਵਲੋਟ ਕੇ ਰੋਖਦਾ 
ਹੈ। ਮਾਦਾ-ਫੋਲ ਦੀ ਡੋਡੀ ਨੂੰ ਬਹੁਤ ਸਾਰੇ ਫੁਲ ਪੈਂਦੇ ਹਨ ਅਤੇ ਅੰਡ-ਕੋਸ਼ ਵਾਲੀਆਂ 
ਡੰਡੀਆਂ ਲੌਂਗਭਗ 2 ਮਿਲੀਮੀਟਰ ਹਟਵੀਆਂ ਹੁੰਦੀਆਂ ਹਨ। ਇਸ ਰੌਖ ਦਾ ਅਸਲ ਫਲ 
'ਜੈਕ ਫ਼ਰੂਟ` ਨਹੀਂ ਹੁੰਦਾ, ਸਗੋ' ਜੈਕ ਫ਼ਰੂਟ ਦੇ ਉਹ ਛੋਟੇ-ਛੋਟੇ ਟੁਕੜੇ ਹੁੰਦੇ ਹਨ, ਜਿਹਨਾਂ 
ਵਿਚ ਕਿ ਜੈਕ ਫ਼ਰੂਟ ਵੰਡਿਆ ਹੋਇਆ ਹੁੰਦਾ ਹੈ। ਮੋਟੇ ਤੋਰ `ਤੇ ਇਹੀ ਫਲ ਦਾ ਖਾਣ- 
ਯੋਗ ਹਿੱਸਾ ਹੁੰਦਾ ਹੈ। ਬਾਹਰਲਾ ਹਿੱਸਾ ਜਾਂ ਦਲ-ਪੁੰਜ ਗੁੰਦੇਦਾਰ ਅਤੇ ਖਾਣ-ਯੋਗ ਹੁੰਦਾ 
ਹੈ। ਉਸ ਦੀ ਗੰਧ ਜੀਅ ਕਚਿਆਣ ਵਾਲੀ. ਸਿੰਠੀ=ਸਿੰਠੀ ਹੁੰਦੀ ਹੈ. ਬਹੁਤ ਹੋਢ ਤੌਕ ਪੌਕੇ 
ਹੋਏ ਕੇਲੋ ਦੀ ਗੰਧ ਵਰਗੀ। ਬੀਜ ਢਾਈ ਸੈਂਟੀਮੀਟਰ ਤੋਂ ਵੱਧ ਲੰਮੇ ਹੁੰਦੇ ਹਨ, 1.6 
ਸੈਂਟੀਮੀਟਰ ਮੋਟੇ । ਪੁਰਾ ਜੈਕ-ਫ਼ਰੂਟ 30-90 ਸੈਂਟੀਮੀਟਰ ਲੰਮਾ ਅਤੇ 20-40 ਸੈਂਟੀਮੀਟਰ 
ਮੋਟਾ ਹੁੰਦਾ ਹੈ। 


ਵਰਤੋਂ 

ਇਹ ਇੰਕ ਬਹੁਤ ਹੀ ਛਬੀਦਾਰ ਰੁੱਖ ਹੁੰਦਾ ਹੈ. ਜੋ ਅਕਸਰ ਪੌਤਿਆਂ ਦੀ ਸੰਘਣੀ ਛਾ 
ਦੀ ਖ਼ਾਤਿਰ ਉਗਾਇਆ ਜਾਂਦਾ ਹੈ। ਇਸ ਦੀ ਸਾਧਾਰਨ ਦਿੱਖ. ਇਸਦੇ ਗੂੜ੍ਹੇ ਹਰੇ ਪੌਤਿਆਂ 
ਕਰਕੇ, ਕੁਂਝ ਉਦਾਸੀਨ-ਜਿਹੀ ਹੁੰਦੀ ਹੈ । ਟਾਪੁਹਾਰ ਭਾਰਤ ਵਿੱਦ ਇਸ ਦੇ ਰੁੱਖ ਨੂੰ ਫਲ 
ਸਹਿਜੇ ਹੀ ਲੌਂਗ ਜਾਂਦੇ ਹਨ। ਆਪਣੇ ਮੋਸਮ ਵਿੱਚ, ਜੈਕ ਫ਼ਰੂਟ ਮੰਡੀਆਂ ਵਿੱਚ ਮਿਸਾਲ 
ਦੇ ਤੋਰ ਤੇ ਬੰਬਈ ਵਰਗੀਆਂ ਥਾਵਾਂ ਦੀਆਂ ਫਲ-ਮੰਡੀਆਂ ਵਿੱਚ, ਇੱਕ ਅਹਿਮ ਫਲ ਹੁੰਦਾ 
ਹੈ। ਫਲ ਖਾਣ-ਯੋਗ ਹੁੰਦਾ ਹੈ. ਸਗੋ' ਸੁਆਦਲਾ ਹੁੰਦਾ ਹੈ, ਭਾਵੇਂ ਕਿ ਇਹ ਉਹਨਾਂ ਫਲਾਂ 
ਵਿਚੋ' ਇੱਕ ਹੈ, ਜਿਹਨਾਂ ਲਈ ਸੁਆਦ ਵਿਕਸਿਤ ਕਰਨ ਨੂੰ ਕੁਝ ਜਾਂਚ-ਪਰਖ ਦੀ ਲੋੜ 
ਪੈਂਦੀ ਹੈ। ਫਲ ਲੋੜ ਤੋਂ ਜ਼ਿਆਦਾ ਪੋਕ ਜਾਵੇ. ਤਾਂ ਉਸ ਦੀ ਵਾਸ਼ਨਾ ਬਹੁਤ ਤੇਜ਼ ਅਤੇ 
ਅਸੁਖਾਵੀਂ ਹੋ ਜਾਂਦੀ ਹੈ। ਫਲ ਆਮ ਤੋਰ 'ਤੇ ਕੋਦਾ ਹੀ ਖਾਧਾ ਜਾਂਦਾ ਹੈ, ਪਰ ਉਹ ਅਤੇ 
ਉਸ ਦੇ ਬੀਅ, ਪਕਾ ਕੋ ਵੀ ਖਾਧੇ ਜਾਂਦੇ ਹਨ। ਰੁੱਖ ਦੀ ਤਾਜ਼ਾ ਕੋਟੀ ਹੋਈ ਲੱਕੜੀ 
ਸ਼ੋਖ਼-ਜ਼ਰਦ ਹੁੰਦੀ ਹੈ, ਪਰ ਸਮਾਂ ਪਾ ਕੇ, ਕਾਲੀ ਹੁੰਦੀ ਚਲੀ ਜਾਂਦੀ ਹੈ ਅਤੇ ਲੌਂਗਭਗ 
ਸਾਗਵਾਨ ਜਿੰਨੀ ਕਾਲੀ ਹੋ ਜਾਂਦੀ ਹੈ। ਇਹ ਉੱਚ ਸ਼੍ਰੋਣੀ ਦਾ ਫ਼ਰਨੀਚਰ ਬਣਾਉਣ ਦੇ 
ਕੰਮ ਆਉਂਦੀ ਹੈ। 


ਮੂਲ ਸਥਾਨ 

ਇਸ ਰੁਖ ਦੀ ਹੁਣ, ਭਾਰਤ ਦੇ ਕਈ ਭਾਵਾਂ ਵਿੱਚ, ਵਿਸ਼ਾਲ ਪੈਮਾਨੇ 'ਤੇ ਖੇਤੀ ਕੀਤੀ ਜਾਂਦੀ 
ਹੈ। ਆਖਿਆ ਜਾਂਦਾ ਹੈ ਕਿ ਇਸ ਰੁੱਖ ਦਾ ਮੂਲ ਸਥਾਨ ਭਾਰਤ ਦੇ ਪਛਮੀ ਘਾਟ ਹਨ, 
ਜਿੱਥੇ ਇਹ ਵਰਖਾ ਵਾਲੋਂ ਵਣਾਂ ਵਿਚ 600-1000 ਮੀਟਰ ਦੀ ਉੱਚਾਈ ਉਪਰ ਹੁੰਦਾ ਹੈ। 
ਇਸ ਦੇ, ਆਸਾਮ ਅਤੇ ਬਰਮਾ ਦੇ ਸਦਾਬਹਾਰ ਵਣਾਂ ਵਿਚ, ਜੰਗਲੀ ਰੂਪ 'ਚ ਹੋਣ ਦਾ 
ਜ਼ਿਕਰ ਵੀ ਮਿਲਦਾ ਹੈ। 


ਭਾਰਤ ਦੇ ਕੁੱਝ ਕਚਨਾਰ ਹਣ 


ਖੇਤੀ 

ਇਹ ਰੋਖ ਨਮੀਦਾਰ ਤਪਤ-ਖੰਡੀ ਜਲ-ਵਾਯੂ ਵਿਚ ਅਤੇ ਡੂੰਘੀ ਜ਼ਰਖ਼ੇਜ਼ ਜ਼ਮੀਨ ਵਿੱਚ 
ਜੌਭ ਤੋਂ ਵਧੀਆ ਹੌਦਾ ਹੈ। ਉੱਜ ਇਹ ਲੌਂਗਭਗ ਕਿਸੇ ਵੀ ਤਰ੍ਹਾਂ ਦੀ ਭੂਮੀ ਵਿਚ ਹੋ ਜਾਂਦਾ 
ਹੈ। ਇਸ ਦੀ ਖੇਤੀ ਬੀਜ ਲਾ ਕੇ ਕੀਤੀ ਜਾਂਦੀ ਹੈ। ਬਿਹਤਰ ਇਹੀ ਰਹਿੰਦਾ ਹੈ ਕਿ ਬੀਜ 
ਸਿੱਧਾ ਉਸ ਥਾਂ 'ਤੇ ਹੀ ਬੀਜਿਆ ਜਾਵੇ, ਜਿੱਥੇ ਰੁਖ ਲਾਉਣਾ ਹੋਵੇ, ਕਿਉਂਕਿ ਪੌਦਿਆਂ ਦੀਆਂ 
ਲੰਮੀਆਂ ਤੇ ਨਰਮ ਮੁਲੀਹਾਰ ਜੜ੍ਹਾਂ ਸਹਿਜੇ ਹੀ ਖ਼ਰਾਬ ਹੋ ਜਾਂਦੀਆਂ ਹਨ। ਬੀਜ ਟੋਕਰੀਆਂ 
ਵਿਚ ਉਗਾਏ ਜਾ ਸਕਦੇ ਹਨ. ਬਸ਼ਰਤੇ ਕਿ ਇਸ ਗੌਲ ਦਾ ਧਿਆਨ ਰੌਖਿਆ ਜਾਵੇ ਕਿ 
ਜੜ੍ਹਾਂ ਨੂੰ ਨਕਸਾਨ ਨਾ ਪੌਜੇ। ਪਨੀਰੀ ਪੂਰੀ ਖੁਲ੍ਹੀ ਰੋਸ਼ਨੀ ਵਿਚ, ਜ਼ਮੀਨ ਨੂੰ ਗਿੱਲੀ ਰੌਖਣ 
'ਤੇ. ਸੌਭ ਤੋਂ ਚੰਗੀ ਵਧਦੀ-ਪੋਲ੍ਹਰਦੀ ਹੈ। 

'ਜੈਕ ਟੀ` ਦੇ ਵਿਸ਼ੇ 'ਤੇ ਨਾਈਰਨ, ਜਿਸ ਨੇ ਪੋਛਮੀ ਭਾਰਤ ਦੇ ਫੌਂਲਦਾਰ ਪੋਦਿਆਂ 
ਬਾਰੋ ਇਕ ਬਹੁਤ ਹੀ ਹਰ-ਮਨ-ਪਿਆਰੀ ਪੁਸਤਕ ਲਿਖੀ ਹੈ, ਲਿਖਦਾ 
ਹੈ ` “ਬਹੁਤ ਵੋਡਾ ਸਾਰਾ ਫਲ. ਦੁਨੀਆ ਵਿਚ ਸੋਭ ਤੋ' ਵੱਡਾ ਖਾਣ-ਯੋਗ ਫਲ (ਟੈਨੈੱਨਟ) 
ਜਿਸ ਦਾ ਭਾਰ ਆਖਿਆ ਜਾਂਦਾ ਹੈ ਕਿ 60 ਪੌਂਡ ਤੌਕ ਹੋ ਜਾਂਦਾ ਹੈ, ਰੁਖ ਦੇ ਤਣੇ 'ਤੇ 
ਲੌਰਾ 'ਇਂਕ ਵੋਡੇ ਸਾਰੇ ਪਰਜੀਵੀ ਵਾਂਗ ਜਾਪਦਾ ਹੈ। ਉਸ ਦੀ ਗੰਧ ਯੂਰਪੀ ਲੋਕਾਂ ਨੂੰ 
ਆਮ ਤੌਰ 'ਤੇ. ਇਸ ਫਲ ਨੂੰ ਚੌਖ ਕੇ ਵੇਖਣ ਤੋਂ ਵਰਜਦੀ ਹੈ। ਪਰ ਜੇ ਇੰਕ ਵਾਰੀ ਸੁਆਦ 
ਚੌਖਣ ਦਾ ਹੀਆ ਕਰ ਲਿਆ ਜਾਵੇ. ਤਾਂ ਮੈਂ ਆਖ ਸਕਦਾ ਹਾਂ ਕਿ ਸੁਆਦ ਅਣਸੁਖਾਵਾਂ 
ਨਹੀਂ ਹੁੰਦ'। ਆਇਆ ਜਾਦਾ ਹੈ ਕਿ ਫਲ ਦੀ ਸਥਿਤੀ ਰੁੱਖ ਦੀ ਉਮਰ ਦੇ ਮੁਤਾਬਿਕ 
ਬਦਲਦੀ ਰਹਿੰਦੀ ਹੈ। ਸੋਭ ਤੋ' ਪਹਿਲਾਂ ਤਾਂ ਇਹ ਟਾਹਣੀਆਂ 'ਤੇ ਲੌਂਗਦਾ ਹੈ. ਫਿਰ ਤਣੋਂ 
ਉੱਤੇ. ਅਤੇ ਬਹੁਤ ਹੀ ਝੋਢੀ ਉਮਰ ਦੇ ਬਿਰਛਾਂ ਦੀਆਂ ਜੜ੍ਹਾਂ ਉੱਤੇ। ਇਸ ਦਾ. ਚਿੱਟੇ ਰੰਗ 
ਦਾ ਚਿਪਚਿਪ' ਟਸ. ਪੰਛੀਆਂ ਨੂੰ ਸੋਭ ਤੋਂ ਵਧ ਪਸੰਦ ਹੈ . . . . 


6. ਭਾਰਤ ਦੇ ਕੁੱਝ ਕਚਨਾਰ 
(ਕੁਲ : ਸੀਜ਼ਨਪਿਨੀਏਸੀ) 


ਸਾਰੇ ਭਾਰਤ ਵਿਚ ਕਚਨਾਰ (ਬਾਹੀਨੀਆ) ਦੀਆਂ ਕਈ ਕਿਸਮਾਂ ਮਿਲਦੀਆਂ ਹਨ, ਕੌਂਝ 
ਹੁੰਦੀਆਂ ਹਨ. ਜਿਹਨਾਂ ਦੀ ਬਾਗਾਂ ਵਿਚ ਕਾਸ਼ਤ ਕੀਤੀ ਜਾਂਦੀ ਹੈ। ਇਸ ਕਾਂਡ ਵਿਚ 
'ਬਾਹੀਨੀਆ' (ਕਚਨਾਰ) ਦੀਆਂ ਕੁਝ ਵਧੇਰੇ ਆਮ ਕਿਸਮਾਂ ਦਾ ਵਰਣਨ ਕੀਤਾ ਜਾਵੇਗਾ। 

'ਬਾਹੀਨੀਆ'` ਨਾਂ ਲਿਨੇ ਵਲੋਂ, ਦੋ ਫ਼ਰਾਂਸੀਸੀ ਭਰਾਵਾਂ, ਜਾਂਅ ਅਤੇ ਗੈਸਪੋਰਡ ਦੇ 
ਸਨਮਾਨ ਵਿਚ ਰੌਖਿਆ ਗਿਆ ਸੀ, ਜੋ ਕਿ ਦੋ ਉੱਘੇ ਬਨੌਸਪਤੀ ਵਿਗਿਆਨੀ ਸਨ ਅਤੇ 
ਲੇਖਕ ਵੀ। ਉਹ ਸੇਲ੍ਹਵੀਂ ਅਤੇ ਸਤਾਰਵੀਂ ਸਦੀ ਵਿਚ ਹੋਏ ਸਨ। ਲਿਨੋ ਦੇ ਸ਼ਬਦਾਂ ਵਿਚ, 
"ਦੋ ਪੇਪਣੀਆਂ ਵਾਲੋਂ ਪੋਤੇ, ਜੋ ਦੋਵੇ' ਇਕੋ ਹੀ ਮੁੰਢ ਤੋਂ ਨਿਕਲਦੇ ਹਨ, ਸਾਊ ਭਰਾਵਾਂ 
ਦੀ ਜੋੜੀ ਦਾ ਚੇਤਾ ਕਰਾਉਂਦੇ ਹਨ।” ਪਰੰਤੂ ਬਾਹੀਨ ਭਗ ਜੋੜੇ ਨਹੀਂ ਸਨ। ਉਹ ਸਿਆਮੀ 


16 ਜਾਣੇ-ਪਛਾਣੇ ਰੁੱਖ 


ਜੋੜੇ ਤਾਂ ਬਿਲਕੁਲ ਨਹੀਂ ਸਨ, ਜਿਵੇਂ ਕਿ ਕੋਈ ਵੀ, ਉਹਨਾਂ ਦੀ ਸਿਮਰਤੀ ਨੂੰ ਸਮਰਪਿਤ 
ਪੋਦੇ ਦੇ ਪੌਤਿਆਂ ਦੀ ਪਰਖ-ਪੜਤਾਲ ਤੋਂ ਸੋਚ ਸਕਦਾ ਹੈ। ਜਾਂਅ ਬਾਹੀਨ, 1541-1613, 
ਗੈਸਪਰੋਡ ਬੋਹੀਨ, 1550-1624. 


ਗੁਲਾਬੀ ਕਚਨਾਰ 
ਬਾਹੀਨੀਆ ਪਰਪਿਊਰੀਆਂ ਲਿੰਨ 


ਅੰਗਰੇਜ਼ੀ - ਪਰਪਲ ਬੌਹੀਨੀਆ, ਹਿੰਦੀ - ਸ਼ੈਰਵਲ, ਕਨੇਰ, ਮਰਾਠੀ - ਅਤਮੌਤੀ, 
ਤੈਲੁਗੂ - ਕੰਚਨ 


ਦਰਮਿਆਨੇ ਆਕਾਰ ਦੇ ਇਸ ਰੁੱਖ ਦਾ ਮੂਲ-ਸਥਾਨ ਹਿਮਾਲਾ ਦੀਆਂ ਨੀਵੀਆਂ ਢਲਾਨਾਂ 
ਹਨ. ਜਿੱਥੇ ਇਹ 1000 ਮੀਟਰ ਦੀ ਉੱਚਾਈ ਉਤੇ, ਸਾਲ ਦੇ ਰੋਖਾਂ ਵਾਲੋ ਵਣਾਂ ਵਿਚ ਹੁੰਦਾ 
ਹੈ। ਉਥੋਂ ਇਸ ਦਾ ਇਲਾਕਾ ਪੂਰਬ ਵਲ ਆਸਾਮ ਅਤੇ ਦੌਖਣ ਵਲ ਟਾਪੁਹਾਰ ਭਾਰਤ 
ਤੋਂਕ ਚਲਿਆ ਗਿਆ ਹੈ। ਇਸ ਦੇ ਪੌਤੇ 10-14 ਸੈਂਟੀਮੀਟਰ ਲੰਮੇ ਹੁੰਦੇ ਹਨ। ਉਹ ਆਮ 
ਤੋਰ 'ਤੇ ਚੌੜੇ ਘੋਟ ਅਤੇ ਲੰਮੇ ਜ਼ਿਆਦਾ ਹੁੰਦੇ ਹਨ ਅਤੇ ਆਪਣੀ ਲੰਬਾਈ ਤੋਂ ਇੰਕ ਤਿਹਾਈ 
ਜਾਂ ਔਧਾ ਥੋਲੋਂ, ਨੋਕ ਤੋ' ਪੇਪਣੀਆਂ ਵਿੱਚ ਪਾਟੇ ਹੋਏ ਹੁੰਦੇ ਹਨ । ਪੇਪਣੀਆਂ ਥੋੜ੍ਹੀਆਂ ਜਾਂ 
ਬਹੁਤ ਤਿੱਖੀਆਂ ਜਾਂ ਗੋਲ ਜਿਹੀਆਂ ਹੁੰਦੀਆਂ ਹਨ। ਪਤੇ ਦਾ ਮੋਂਢ ਗੋਲ ਹੁੰਦਾ ਹੈ. ਉਸ 
ਵਿਚ 9-11 ਰਗਾਂ ਹੁੰਦੀਆਂ ਹਨ, ਜਿਹਨਾਂ 'ਤੇ ਅਗੋਂ, ਮਜ਼ਬੂਤ ਡਾਟਦਾਰ ਛੋਟੀਆਂ ਰਗਾਂ 
ਹੁੰਦੀਆਂ ਹਨ। ਫੋਲ ਬਹੁਤ ਭੜਕੀਲੇ ਤੇ ਛਬੀਲੇ ਹੁੰਦੇ ਹਨ, ਗੁਲਾਬੀ ਜਾਂ ਵੈਂਗਣੀ ਰੰਗ 
ਦੇ। ਉਹ ਸ਼ਾਖ਼ਾਂ ਦੇ ਸਿਰਿਆਂ ਵਲ ਇਕੋਠੇ ਹੀ ਹੁੰਦੇ ਹਨ। ਬਾਹਰਲਾ ਦਲ-ਪੋਜ ਇੰਕ 
ਖ਼ੋਲ ਨੁਮਾ ਢਾਂਚਾ ਜਿਹਾ ਹੁੰਦਾ ਹੈ, ਜੋ ਦੇ ਅਧਾਂ ਵਿਚ ਵੰਡਿਆ ਹੋਇਆ ਹੌਦਾ ਹੈ। ਖੋਜ 
ਵਿਚ ਪੋਜ ਪੌਖੜੀਆਂ ਹੁੰਦੀਆਂ ਹਨ। ਉਹਨਾਂ ਵਿਚੇਂ ਹਰ ਇੰਕ 4-5 ਸੈਂਟੀਮੀਟਰ ਲੰਮੀ 
ਹੁੰਦੀ ਹੈ। ਪੰਖੜੀਆਂ ਗੁਲਾਬੀ ਰੰਗ ਦੀਆਂ ਜਾਂ ਵੈਂਗਣੀ ਹੁੰਦੀਆਂ ਹਨ । ਉਹਨਾਂ ਵਿਚੋਂ ਆਮ 
ਤੋਰ 'ਤੇ ਇੰਕ ਪੰਖੜੀ, ਬਾਕੀਆਂ ਨਾਲੋਂ, ਵਧੈਰੇ ਗੂੜ੍ਹੇ ਰੰਗ ਦੀ ਹੁੰਦੀ ਹੈ। ਪੁੰਕੋਸਰ ਆਮ 
ਕਰਕੇ ਪੰਜ ਹੁੰਦੇ ਹਨ, ਪਰ ਉਹਨਾਂ `ਚੋਂ ਸਿਰਫ਼ ਤਿੰਨਾਂ 'ਤੇ ਪਰਾਗ-ਕੋਸ਼ ਬਣਦੇ ਹਨ । ਬਾਕੀ 
ਦੇ ਦੋ ਬਾਂਝ ਹੁੰਦੇ ਹਨ। ਫਲੀਆਂ 15-25 ਸੈਂਟੀਮੀਟਰ ਲੰਮੀਆਂ, 12-18 ਮਿਲੀਮੀਟਰ 
ਹੁੰਦੀਆਂ ਹਨ ਅਤੇ ਉਹ ਬੀਜਾਂ ਦੇ ਪੌਕ ਜਾਣ ਤੌਕ, ਪੋਦੇ ਉੱਤੇ ਹੀ ਰਹਿੰਦੀਆਂ ਹਨ ਅਤੇ 
ਫਿਰ ਅਚਾਨਕ ਹੀ ਪਾਟ ਜਾਂਦੀਆਂ ਹਨ ਅਤੇ ਬੀਜ ਏਧਰ-ਓਧਰ ਵਿੱਖਰ ਜਾਂਦੇ ਹਨ। 
ਇਸ ਰੁਖ ਦਾ ਮੂਲ-ਸਥਾਨ ਹਿਮਾਲਾ ਦੀਆਂ ਨੀਵੀਆਂ ਪਹਾੜੀਆਂ ਅਤੇ ਢੌਕੀਆਂ ਹਨ 
ਅਤੇ ਇਸ ਦੀ ਖੇਤੀ ਭਾਰਤ ਦੇ ਬਹੁਤ ਸਾਰੇ ਹਿੱਸਿਆਂ ਵਿਚ, ਹੁੰਦੀ ਹੈ। 


ਫੌਲ ਅਤੇ ਫਲ ਪੈਣੇ 
ਇਸ ਰੁੱਖ ਦੇ ਫੁੱਲ ਖ਼ਾਸ ਤੌਰ 'ਤੇ ਸਤੰਬਰ ਤੋਂ ਦਸੰਬਰ ਤੌਕ ਵੇਖੇ ਜਾ ਸਕਦੇ ਹਨ। ਉਹ 
ਬਹੁਤ ਹੀ ਮਹਿਕਦਾਰ ਹੁੰਦੇ ਹਨ ਅਤੇ ਰੁਖ ਦੇ ਨੌੜੇ-ਤੇੜਿਉਂ, ਪਰਾਗ-ਕਣਾਂ ਜਾਂ ਮਧੂ- 


ਭਾਰਤ ਦੇ ਕੁੱਝ ਕਚਨਾਰ 17 


ਰਸ ਦੀ ਤਲਾਸ਼ 'ਚ. ਫ੍ੌਲਾਂ 'ਤੇ ਸ਼ਹਿਦ ਦੀਆਂ ਮੇਖੀਆਂ ਦੀ ਆਵਾਜਾਈ ਲੌਂਗੀ ਰਹਿੰਦੀ 
ਹੈ। ਰੌਖ ਉੱਤੇ ਫਲ ਬੜੀ ਛੇਤੀ ਬਣ ਜਾਂਦੇ ਹਨ, ਜਦ ਕਿ ਅਜੇ ਕੁਝ ਫੁਲ ਵੀ ਲੌਗੇ 
ਹੋਏ ਹੁੰਦੇ ਹਨ । ਫਲ ਜਨਵਰੀ ਅਤੇ ਮਾਰਚ ਦੇ ਵਿਚਕਾਰ ਪੌਕਦੇ ਹਨ। ਬੀਜ ਕਿਰ ਜਾਂਦੇ 
ਹਨ ਪਰ ਉਹ ਉਦੋਂ ਤੌਕ ਨਹੀਂ ਉੱਗਦੇ. ਜਦ ਤੌਕ ਕਿ ਵਰਖਾ-ਜ਼ੁੌਂਤ ਨਹੀਂ ਆਉਂਦੀ। 
ਬੀਜ-ਅੰਕੁਰਣ ਦੀ ਦਰ ਬਹੁਤ ਉੱਚੀ ਹੁੰਦੀ ਹੈ. ਅਕਸਰ 100 ਫ਼ੀਸਦੀ ਪਰ ਕਈ ਬੀਜ 
ਇਸ ਗੌਲ ਕਰਕੇ ਪੋਦੇ ਪੈਦਾ ਕਰਨ ਵਿੱਚ. ਨਾਕਾਮ ਰਹਿੰਦੇ ਹਨ. ਕਿਉਂਕਿ ਕਈ ਕੀੜੇ 
-ਮਕੋੜੇ, ਪੌਦਿਆਂ ਦੀਆਂ ਨਿੰਕੀਆਂ-ਨਿੱਕੀਆਂ ਜੜ੍ਹਾਂ ਜਾਂ ਕਰੂਮਲਾਂ ਵਲ ਵਿਸ਼ੇਸ਼ ਤੌਰ 'ਤੇ 
ਖਿਚੇ ਆਉਂਦੇ ਹਨ। 

ਖੇਤੀ 

ਆਰ. ਐੱਸ. ਟਰੁਂਪ ਆਪਣੀ ਪੁਸਤਕ "ਭਾਰਤੀ ਰੁੱਖਾਂ ਦਾ ਵਣ-ਵਿਗਿਆਨ” “ਂਚ ਇਹ 
ਇਸ਼ਾਰੇ ਕਟਦਾ ਹੈ। ਇਸ ਰੌਖ ਨੂੰ ਬਹੁਤ ਜ਼ਿਆਦਾ ਰੋਸ਼ਨੀ ਦੀ ਲੋੜ ਹੁੰਦੀ ਹੈ। ਇਸ 
ਲਈ ਇਹ ਇਮਾਰਤਾਂ ਤੋਂ ਜਾਂ ਵੌਡੇ-ਵੱਡੇ ਛਾਂ-ਦਾਰ ਰੁੱਖਾਂ ਤੋਂ ਦੂਰ. ਖੁਲ੍ਹੀਆਂ ਥਾਵਾਂ ਵਿੱਚ 
ਲਾਇਆ ਜਾਣਾ ਚਾਹੀਦਾ ਹੈ ! ਬੀਜ ਚੰਗੀ ਭੂਮੀ ਵਿਚ 20-25 ਸੈਂਟੀਮੀਟਰ ਦੀ ਵਿੱਥ ਉੱਤੇ 
ਬੀਜਣ ਵਧੀਆ ਰਹਿੰਦੇ ਹਨ। ਜ਼ਮੀਨ ਨੂੰ ਬਾਕਾਇਦਾ ਪਾਣੀ ਦੇਣ ਦਾ ਪਨੀਰੀ ਦੇ ਵਾਧੇ 
-ਵਿਕਾਸ 'ਤੋ. ਸਪਸਟ ਅਸਰ ਪੈਂਦਾ ਹੈ ' ਜਦੋਂ ਪਨੀਰੀ ਨੂੰ ਪੁੰਟ ਕੇ. ਠੀਕ ਥਾਂ ਤੇ ਲਾਉਣ 
ਦਾ ਸਮਾਂ ਆਉਂਦਾ ਹੈ. ਤਾਂ ਇਸ ਗੱਲ ਦਾ ਬਹੁਤ ਧਆਨ ਟੌਖਣਾ ਚਾਹੀਦ ਹੈ ਕਿ 
ਨਿਕੀਆਂ-ਨਿਕੀਆਂ ਕੋਮਲ ਜੜ੍ਹਾਂ ਨੂੰ ਕੋਈ ਨੁਕਸਾਨ ਨਾ ਪੁਜੇ। ਛੋਟੇ-ਛੋਟੇ ਪੇਦੇ, ਪੁੰਟ ਕੇ 
ਦੂਸਰੀ ਥਾਂ `ਤੇ ਲਾਏ ਜਾਣ ਪ੍ਰੱਤ ਬਹੁਤ ਸੰਵੇਦਨਸ਼ੀਲ ਹੁੰਦੇ ਹਨ। 

ਆਰਥਿਕ ਮਹੌਤਤਾ 

ਸਾਡੇ ਦੇਸ਼ ਵਿਚ ਇਸ ਰੋਂਖ ਦੇ ਜ਼ਿਆਦਾਤਰ ਹਿੱਸੇ, ਆਰਥਿਕ ਤੌਰ `ਤੋਂ 
ਇਸਤੇਮਾਲ ਵਿੱਚ ਆਉਂਦੇ ਹਨ। ਪਤੇ ਪਸ਼ੂਆਂ ਦੇ ਚਾਰੇ ਵਜੋਂ ਵਰਤੇ ਜਾਂਦੇ ਹਨ। ਤਣੇ 
ਦੀ ਛੋਲ ਚਮੜਾ ਰੰਗਣ ਦੀ ਸਨਅਤ ਵਿਚ ਇਸਤੇਮਾਲ ਹੁੰਦੀ ਹੈ। ਲੋਂਕੜੀ ਦਰਮਿਆਨੇ 
ਤੋਫ `ਤੇ ਸਖ਼ਤ ਹੈਦੀ ਹੈ ਅਤੇ ਖਤੀ-ਬਾੜੀ ਦੇ ਸੈਦ-ਔਜਾਣ ਬਣਾਉਣ ਲਈ ਵਰਤੀ ਜਾਂਦੀ 
ਹੈ। ਫੋਲ ਸਜਾਵਟ ਲਈ ਟਿਸਤੇਮਾਲ ਵਿੱਚ ਆਉਂਦੇ ਹਨ ਜਾ ਫਿਰ ਲੋਕ ਉਹਨਾਂ ਦੀ 
ਸਬਜ਼ੀ ਪਕਾ ਕੋ ਜਾਂ ਆਚਾਰ ਬਣਾ ਕੇ ਵੀ ਖਾਦੇ ਹਨ । ਪਰੰਤੂ ਇਸ ਰੁੱਖ ਦੀ ਵਣਤੋਂ' ਬਾਰੇ 
ਸਾਵਧਾਨੀ ਦਾ ਇਕ ਸ਼ਬਦ ' ਜ਼ਮੀਨ ਹੇਠਲੀ ਜੜ੍ਹ ਦੀ ਛਿੱਲ. ਬਹੁਤ ਹੀ ਥੋੜ੍ਹੀ ਮਿਕਦਾਰ 
ਵਿੱਚ ਵੀ ਜ਼ਹਿਰੀਲੀ ਹੁੰਦੀ ਹੈ (ਬਲੈਟਰ ਅਤੇ ਮਿਲੌਰਡ) । ਬੰਬਈ ਵਿੱਚ ਅਤੇ ਭਾਰਤ 
ਦੇ ਕਈ ਸਥਾਨਾਂ 'ਤੇ, ਇਸ ਰੋਖ ਦੀ ਕਾਸ਼ਤ, ਮੁੱਖ ਤੋਰ 'ਤੇ ਬਾਗ-ਬਗੀਚਿਆਂ ਵਿਚ ਅਤੇ 
ਰਸਤਿਆਂ 'ਤੇ, ਇਸ ਦੀ ਸਜਾਵਟੀ ਅਹਿਮੀਅਤ ਕਰਕੇ ਕੀਤੀ ਜਾਂਦੀ ਹੈ। 


18 ਜਾਣੇ-ਪਛਾਣੇ ਰੁੱਖ 
ਝਿੰਜੇਰੀ 
ਬਾਹੀਨੀਆ ਕੋਸੀਮੇਸਾ ਲਿੰਨ 


ਹਿੰਦੀ - ਝਿੰਜੇਰੀ. ਮਰਾਠੀ - ਅਪਤਾ. ਤਾਮਿਲ - ਵੇਤਾਥੀ 


ਪਛਮੀ ਭਾਰਤ ਦੇ ਕੁਂਝ ਭਾਗਾਂ ਵਿਚ, ਇਹ ਰੋਂਖ ਅਪਤਾ ਦੇ ਨਾਂ ਨਾਲ ਪ੍ਰਸਿੱਧ ਹੈ। ਇਹ ਜੰਗਲੀ 
ਰੌਂਖਾਂ ਵਿਚੋਂ' ਸੋਭ ਤੋਂ ਵੋਧ ਜਾਣਿਆ-ਪਛਾਣਿਆ ਰੌਖ ਹੈ. ਘੋਟੋ-ਘੋਟ ਤੰਬਾਕੂ ਪੀਣ ਵਾਲਿਆਂ 
ਵਿਚਕਾਰ, ਕਿਉਂਕਿ ਪਛਮੀ ਭਾਰਤ ਵਿੱਚ, ਇਸ ਦੇ ਪਤੇ, ਆਮ-ਪ੍ਰਚਲੌਂਤ ਬੀੜਆ ਜਾਂ ਦੇ 
ਸੀ ਸਿਗਰਟਾਂ ਬਣਾਉਣ ਲਈ ਵਰਤੋ ਜਾਂਦੇ ਹਨ । ਫੋਲ ਆਪਣੇ ਰੰਗ ਜਾਂ ਆਕਾਰ ਕਰਕੇ 
ਬਹੁਤੇ ਨੁਮਾਇਆਂ ਤੋ ਉਘੜਵੇਂ' ਨਹੀਂ ਹੁੰਦੇ, ਨਿੱਕੇ ਨਿਗੂਣੈ-ਜਿਹੇ ਹੀ ਹੁੰਦੇ ਹਨ ਅਤੇ ਆਮ 
ਤੋਰ 'ਤੇ ਰੁੱਖ ਦੀ ਦਿੱਖ ਹਮੇਸ਼ਾ ਜੰਗਲੀ-ਜਿਹੀ ਹੀ ਜਾਪਦੀ ਹੈ।ਇਸ ਦਾ ਤਣਾ ਛੋਟਾ, ਵਿੰਗ- 
ਤੜਿੰਗਾ ਮੁੜਿਆ-ਤੁੜਿਆ ਹੁੰਦਾ ਹੈ । ਹਾਲਾਂ ਕਿ ਬਾਹੀਨੀਆ ਦੀ ਇਹ ਕਿਸਮ ਮੁੱਲਵਾਨ 
ਮੌਨੀ ਜਾਂਦੀ ਹੈ, ਕਿਉਂਕਿ ਇਹ ਮਾੜੀਆ ਜ਼ਮੀਨਾਂ ਵਿਚ. ਖੁੱਲ੍ਹੀਆਂ ਚੋਟਾਨੀ ਥਾਵਾਂ 'ਤੇ ਵੀ 
ਹੋ ਜਾਂਦਾ ਹੈ ਅਤੇ ਅਜਿਹੀਆਂ ਖੁੱਲ੍ਹੀਆਂ ਥਾਵਾਂ 'ਤੇ. ਇਹ ਭੂਮੀ ਨੂੰ ਬਚਾਉਣ ਲਈ ਬਹੁਤ 
ਮਹੌਤਵਪੂਰਨ ਹੈ। 


ਰੋਮਦਾਰ ਕਚਨਾਰ 
'ਬਾਹੀਨਆ ਟੈਮੈਂਨਟੋਸਾ ਲਿੰਨ 


ਇਹ ਇੱਕ ਛੋਟਾ-ਜਿਹਾ ਰੌਖ ਹੁੰਦਾ ਹੈ। ਆਮ ਤੌਰ 'ਤੇ ਇਸ ਦੀ ਦਿੱਖ, ਬਹੁਤ ਕਰਕੇ 
ਪਿੰਛੇ ਵਰਣਿਤ ਰੌਂਖ, ਝਿੰਜੇਰੀ ਵਰਗੀ ਹੀ ਹੁੰਦੀ ਹੈ। ਮੈਂ ਇਹ ਰੁੱਖ, ਸੋਰਾਸ਼ਟਰ ਵਿੱਚ, 
ਗਿਰਨਾਰ ਦੀਆਂ ਨੀਵੀਆਂ ਢਲਾਨਾਂ ਉਪਰ ਬਹੁਲਤਾ ਵਿੱਚ ਉੱਗਿਆ ਵੇਖਿਆ ਹੈ. ਪਰ 
ਮੈਂ ਇਹ ਆਖਣ ਤੋਂ ਅਸਮੋਰਥ ਹਾਂ ਕਿ ਕੀ ਇਹ ਰੁੱਖ ਉਸ ਸ਼ਿੰਤੇ ਦਾ ਆਪਣਾ ਰੁੱਖ ਹੈ 
ਜਾਂ ਵਣ-ਵਿਭਾਗ ਵਲੋ' ਲਾਇਆ ਗਿਆ ਹੈ। ਗੁਜਰਾਤੀ ਵਿੱਚ ਇਸ ਰੁੱਖ ਦਾ ਨਾਂ 'ਪੀਲੋ 
ਅਸਨਦਾਰੋ' ਹੈ, ਪਰ ਚੁੰਕਿ ਇਹ ਦੇਸ਼ ਦੇ ਮਰਾਠੀ-ਬੋਲਦੇ ਹਿੱਸਿਆਂ ਵਿੱਚ ਬਹੁਤ ਘੰਟ 
ਹੁੰਦਾ ਹੈ, ਇਸ ਲਈ ਮਰਾਠੀ ਵਿੱਚ ਇਸ ਰੁਖ ਦਾ ਕੋਈ ਨਾਂ ਨਹੀਂ ਜਾਪਦਾ। ਇਸ 
ਬਾਹੀਨੀਆ ਦੇ ਫੁੱਲ ਸੌਤ ਸੈਂਟੀਮੀਟਰ ਆਕਾਰ ਦੇ ਅਤੇ ਚਿੱਟੇ, ਮਲਾਈ-ਰੰਗੋ ਚਿਟੇ ਜਾਂ 
ਫਿੱਕੋ-ਪੀਲੋ ਰੰਗ ਦੇ ਹੁੰਦੇ ਹਨ। ਪਿਛਲੇ ਕੁੱਝ ਸਮੇਂ ਤੋਂ, ਮੈ' ਅਜਿਹੇ ਕੌਂਝ ਰੁੱਖ ਬਾਗ਼ਾਂ- 
ਬਗ਼ੀਚਿਆਂ ਵਿਚ ਲੌਂਗੇ ਵੀ ਵੇਖੇ ਹਨ। ਰੁੱਖਾਂ ਦੇ ਆਲੇ-ਦੁਆਲੇ ਬਹੁਤ ਸਾਰੇ ਵੱਡੇ-ਵੱਡੇ 
ਫੌਂਲ ਬਿੱਲਰੇ ਹੋਏ ਵੇਖਣਾ. ਆਪਣੇ-ਆਪ ਵਿੱਚ ਇੰਕ ਖ਼ੂਬਸੂਰਤ ਦ੍੍‌ਸ਼ ਸੀ। 


ਭਾਰਤ ਦੇ ਕੁੱਝ ਕਚਨਾਰ 19 


ਚਿੱਤਰ-ਮਿਤਰਾ ਕਚਨਾਰ 
ਬਾਹੀਨੀਆ ਵੈਗੀਗੋਟਾ ਲਿੰਨ 


ਇਹ ਰੌਖ ਸਾਰੇ ਭਾਰਤ ਵਿਚ. ਬਾਗਾਂ ਵਿਚ ਅਕਸਰ ਉਗਾਇਆ ਜਾਂਦਾ ਹੈ। ਇਹ ਗੁਲਾਈ 
ਕਚਨਾਰ ਨਾਲ ਏਨਾ ਜ਼ਿਆਦਾ ਮਿਲਦਾ-ਜੁਲਦਾ ਹੈ ਕਿ ਇੰਕ ਸਿਖਲਾਈ ਪ੍ਰਾਪਤ 
ਬਨੌਸਪਤ-ਵਿਗਿਆਨੀ ਲਈ ਵੀ ਇਹਨਾਂ ਦੇਵਾਂ ਵਿਚਕਾਰ ਫ਼ਰਕ ਕਰਨਾ ਔਖਾ ਹੋ ਜਾਦਾ 
ਹੈ. ਜੇ ਅਸਲ ਵਿਚ ਕੋਈ ਫ਼ਰਕ ਹੈ ਵੀ ਤਾਂ। ਬਾਹੀਨੀਆ ਵੈਰੀਗੇਟਾ ਨੂੰ ਹਿੰਦੀ ਵਿਚ 
'ਕਚਨਾਰ' ਆਖਦੇ ਹਨ । ਬੰਬਈ ਵਿਚ 'ਕੰਚਨ` ਅਤੇ ਬੰਗਾਲ ਵਿੱਚ 'ਰਕਤਾ ਕਮਹਾਰ'। 
ਇਸ ਦਾ ਮਿਆਰੀ ਅਮਰੀਕੀ ਨਾਂ 'ਬੋਧੀ ਬਾਹੀਨੀਆ` ਹੈ। ਇਸ ਦੇ ਫੁਲ ਦਿਟੇ ਜਾਂ ਗੁਲਾਈ 
ਹੁੰਦੇ ਹਨ। ਕਈ ਵਾਰੀ ਇੱਕੋ ਫੋਖ 'ਤੇ ਦੇਵੇ' ਰੰਗਾਂ ਦੇ ਫੁਲ ਮਿਲਦੇ ਹਨ ' ਇਹ ਭਾਰਤ 
ਦੇ ਵਧੇਰੇ ਖ਼ੁਸ਼ਕ ਪਹਾੜੀ ਹਿੰਸਿਆ ਦਾ ਆਪਣਾ ਮੂਲ ਰੁਖ ਹੈ। ਇਹ ਅਮਲੀ ਡੂਪ ਵਿੱਚ 
ਸਾਰੇ ਹੀ ਟਾਪੂਹਾਰ ਭਾਰਤ ਵਿੱਚ ਖੁਲ੍ਹੇ ਬਾਲ਼ਾਂ ਵਿਚ. ਜਾਂ ਸਮੁੰਦਰੀ-ਸਾਹਿਲਾਂ ਦੇ ਨਾਲ- 
ਨਾਲ ਲਾਇਆ ਜਾਂਦਾ ਹੈ। 


ਵੇਲ-ਕਚਨਾਰ 
ਬਾਹੀਨੀਆ ਵਾਹਲਾੰ/ 


ਇਹ ਵੇਲ ਨੁਮਾ ਕਚਨਾਰ ਹੈ ਅਤੇ ਇਹ ਜੌਗਲਾਂ ਵਿੱਚ ਉੱਚੇ ਤੋਂ ਉੱਚੇ ਰੁਂਖਾਂ ਦੀਆਂ ਟੀਸੀਆਂ 
'ਤੇ ਚੜ੍ਹ ਜਾਂਦਾ ਹੈ ਅਤੇ ਉਪਯੋਗੀ ਵਣ-ਬਿਰਖਾਂ ਦੀਆਂ ਫੈਲ ਰਹੀਆਂ ਸਿਖਰਾਂ 'ਤੇ ਛਾਉਰ 
ਕਰਕੇ, ਉਹਨਾਂ ਨੂੰ ਬਹੁਤ ਨੁਕਸਾਨ ਪਹੁੰਚਾਉਂਦਾ ਹੈ। ਫੁਲ ਸ਼ਾਖ਼ਾਂ ਦੇ ਸਿਰਿਆਂ 'ਤੇ. ਵੌਡੇ 
-ਵੋਂਡੈ ਗੌਛਿਆਂ ਵਿੱਚ ਨਿੱਕਲਦੇ ਹਨ । ਪਸ਼ਪ-ਪੌਜ ਜ਼ਰਦੀ-ਮਾਇਲ ਜਾਂ ਚਿੱਟਾ ਹੁੰਦਾ ਹੈ. 
ਲੌਗਭਗ ਸਤ ਸੈਂਟੀਮੀਟਰ ਆਕਾਰ ਦਾ। ਆਪਣੇ ਗੁੌਂਛੇਦਾਰ ਫੁਲਾਂ ਅਤੇ ਘੁੰਡੀਦਾਟ 
ਜ਼ੰਗਾਲ-ਰੰਗੀਆਂ ਤੰਦੜੀਆਂ ਕਾਰਨ, ਪੋਦਾ ਬਹੁਤ ਹੀ ਖ਼ੁਸ਼ਨੁਮਾ ਜਾਪਦਾ ਹੈ; ਇਸ ਦੇ 
ਪਤੇ ਇਕੌਠੇ ਕਰਕੇ. ਖਾਣਾ ਪਰੋਸਣ ਲਈ ਵਰਤੇ ਜਾਂਦੇ ਹਨ. ਇੰਨ-ਬਿੰਨ 
ਜਿਵੇ' ਕੋਲੇ ਦੇ ਪੌਤੇ ਵਰਤਦੇ ਹਾਂ। ਫਲੀਆਂ ਮਜ਼ਬੂਤ ਤੇ ਕਾਠ-ਨੁਮਾ, 25 ਸੈਂਟੀਮੀਟਰ 
ਲੰਮੀਆਂ ਅਤੇ 7-10 ਸੈਂਟੀਮੀਟਰ ਚੋੜੀਆਂ ਹੁੰਦੀਆਂ ਹਨ। ਜਿਹਨਾਂ ਇਲਾਕਿਆਂ ਵਿਚ 
ਇਹ ਰੁਖ ਆਮ ਹੁੰਦਾ ਹੈ. ਉਥੋਂ ਦੇ ਪਹਾੜੀ ਕਬੀਲਿਆਂ ਦੇ ਲੋਕ ਇਸ ਦੇ ਬੀਅ ਖਾਣ 
ਲਈ ਵਰਤਦੇ ਹਨ। ਇਹ ਕਚਨਾਰ ਬੰਬਈ ਦੇ ਵਣਾਂ ਵਿਚ. ਖ਼ਾਸ ਕਰਕੇ ਪਛਮੀ ਘਾਟ 
ਦੇ ਘਣੇ-ਸੰਘਣੇ ਜੰਗਲਾਂ ਵਿੱਚ ਵੀ ਕਦੀ-ਕਦੀ ਪਾਇਆ ਜਾਂਦਾ ਹੈ। ਇਹ ਰੋਂਖ ਹਿਮਾਲਾ 
ਦੀਆਂ ਨੀਵੀਆਂ ਪਹਾੜੀਆਂ ਤੋਂ' ਲੈ ਕੋ. ਦੌਖਣ ਵਲ ਨੂੰ ਪੁਰਬੀ ਘਾਟ ਦੇ ਨਾਲ-ਨਾਲ. 
ਆਮ ਹੁੰਦਾ ਹੈ। ਇਹ ਬਹੁਤ ਹੀ ਸ਼ਾਨਦਾਰ ਬੂਟਾ ਹੈ ਪਰ ਇਸ ਨੂੰ ਵਣ-ਪਾਲਕਾਂ ਦੇ ਹੌਥੋਂ 
ਬਹੁਤ ਤਸੀਹੇ ਸਹਿਣੋ ਪੈਂਦੇ ਹਨ, ਜੋ ਕਿ ਇਸ ਤੋਂ ਆਪਣੇ ਰੁੱਖਾਂ ਦੀ ਹਿਫ਼ਾਜ਼ਤ ਕਰਨ 
ਦੀ ਕੋਸ਼ਿਸ਼ ਕਰਦੇ ਹਨ ਅਤੇ ਨਾਲ ਹੀ ਕਬਾਇਲੀ ਲੋਕਾਂ ਦੇ ਹੋਥੋਂ ਵੀ. ਜੋ ਖਾਣ ਲਈ 
ਇਸ ਦੇ ਬੀਜ ਇਕੌਠੇ ਕਰਦੇ ਹਨ। 


20 ਜਾਣੋ-ਪਛਾਣੇ ਰੱਖ 


ਮੁਸਾਮਦਾਰ ਪੱਤਿਆਂ ਵਾਲਾ ਕਚਨਾਰ 
ਬਾਹੀਨੀਆ ਫ਼ੋਵਿਉਂਲਾਟਾ ਡੈਲਜ਼ 


ਇਹ ਆਮ ਹੋਣ ਵਾਲਾ ਰੱਖ ਨਹੀਂ. ਪਰ ਇਸ ਦੇ ਨਾਂ ਕਰਕੇ, ਇਸ ਦਾ ਜ਼ਿਕਰ ਕਰਨਾ 
ਬਣਦਾ ਹੈ। ਇਹ ਪੋਛਮੀ ਘਾਟ ਦੇ ਨਾਲ-ਨਾਲ ਆਮ ਹੁੰਦਾ ਹੈ। ਇਹ 25 ਮੀਟਰ ਤੌਕ 
ਉੱਚਾ ਹੋ ਜਾਂਦਾ ਹੈ ਅਤੋ ਕਈ ਵਾਰੀ ਤਾਂ 30 ਮੀਟਰ ਤੋ' ਵੀ ਵੋਧ ਉੱਚਾ ਹੋ ਜਾਂਦਾ ਹੈ। 
ਫੁੱਲ ਪ੍ਰਭਾਵਸ਼ਾਲੀ ਨਹੀਂ ਹੁੰਦੇ, ਨਾ ਹੀ ਰੰਗ ਅਤੇ ਨਾ ਹੀ ਆਕਾਰ ਦੇ ਪੇਖੋਂ, ਪਰ ਪੋਤਿਆਂ 
ਦੇ ਪੌਖੋਂ ਇਹ ਕਚਨਾਰ, ਬਾਕੀ ਦੇ ਸਾਰੇ ਕਚਨਾਰਾਂ ਨਾਲੋ ਔਗੇ ਹੈ। ਇਸ ਦੇ ਪੌਤੇ ਆਕਾਰ 
ਵਿਚ ਅਕਸਰ ਤੀਹ ਸੈਂਟੀਮੀਟਰ ਤੋਂ ਉੱਪਰ ਤਕ ਪੌਜ ਜਾਂਦੇ ਹਨ। ਇਸ ਦੇ ਵਿਗਿਆਨਕ 
ਨਾਂ ਫ਼ੋਵਿਉਲਾਟਾ' ਦਾ ਨਿਕਾਸ ਇਸ ਤੋਥ ਤੋਂ ਹੋਇਆ ਹੈ ਕਿ ਇਸ ਦੇ ਪੌਤਿਆਂ ਉੱਤੇ 
ਨਿੱਕੇ-ਨਿੱਕੇ ਮੁਸਾਮ (ਫ਼ੋਵਿਉਲਾੀ) ਹੁੰਦੇ ਹਨ। ਹਰੇਕ ਮੁਸਾਮ ਉਤੇ ਇਕ ਅੜਾ ਜਾਂ ਡੋਟਾ- 
ਜਿਹਾ ਹੁੰਦਾ ਹੈ, ਜੋ ਇਕ ਪਤਲੀ-ਬਰੀਕ ਤੰਦੜੀ ਜਿਹੀ ਨਾਲ ਥਾਂ-ਸਿਰ ਟਿਕਿਆ ਰਹਿੰਦਾ 
ਹੈ, ਜੋ ਕਿ ਮੁਸਾਮ ਦੇ ਵਿਚਕਾਰੋਂ (ਕੇਂਦਰ 'ਚੋਂ) ਬਾਹਰ ਨਿਕਲਦੀ ਹੈ। ਸੂਖਮ ਰੂਪ ਵਿੱਚ 
ਅਜਿਹੇ ਮੁਸਾਮ ਸਾਡੇ ਰਸੋਈ-ਸਿੰਕਾਂ ਵਾਂਗ ਹੀ ਹੁੰਦੇ ਹਨ, ਜਿਹਨਾਂ ਵਿੱਚ ਕਿ ਛੋਕਾਂ ਦੇ 
ਅਨੁਰੂਪ ਡੋਟੇ ਜਾਂ ਜੰਜੀਰਾਂ ਲੌਗੀਆਂ ਹੁੰਦੀਆਂ ਹਨ, ਪਰ ਫ਼ਰਕ ਇਹ ਹੈ ਕਿ ਇਸ ਰੁੱਖ 
ਵਿੱਚ ਜ਼ੌਜੀਰ' ਜਾਂ ਤੰਦੜੀ, ਚਲ੍ਹੋ ਜਾਂ ਸਿੰਕ ਦੇ ਐਦਰੋ' ਆਉਂਦੀ ਹੈ। 


7. ਸਿੰਮਲ ਰੁੱਖ 


ਬੋਬੈਕਸ ਸੀਬਾ ਲਿੰਨ 
(ਭੁਲ - ਬੰਬੋਕੇਸੀ) 

ਨਾਂ 

ਭਾਰਤ ਦੇ ਬਨਸਪਤੀ ਵਿਗਿਆਨ ਸਾਹਿਤ ਵਿਚ ਮੁਸ਼ਕਿਲ ਨਾਲ ਹੀ ਕੋਈ ਹੋਰ ਰੋਖ 
ਅਜਿਹਾ ਹੋਵੇਗਾ, ਜਿਸ ਨੇ ਕਿ ਬਨਸਪਤ-ਵਿਗਿਆਨੀਆਂ ਅਤੇ ਵਣ-ਮਾਹਿਰਾਂ ਦੇ ਸਬਰ 
ਦੀ ਏਨੀ ਅਜ਼ਮਾਇਸ਼ ਕੀਤੀ ਹੋਵੇ, ਜਿੰਨੀ ਕਿ ਸਿੰਮਲ ਰੁੱਖ ਨੌ ਕੀਤੀ ਹੈ। ਸਾਡੇ ਪੇੜ- 
ਪੋਦਿਆਂ ਵਿਚ ਸਿੰਮਲ ਰੌਂਖ ਨੂੰ ਕਈ ਬਨਸਪਤ-ਵਿਗਿਆਨਕ ਨਾਂ ਦਿੱਤੋ ਗਏ ਹਨ, 
ਜਿਵੇਂ ਕਿ ਬੰਬੈਕਸ ਮਾਲਾਬਾਰੀਕਮ, ਸਲਮਾਲੀਆ ਮਾਲਾਬਾਰਿਕਾ, ਬੰਬੈਕਸ ਸੀਬਾ ਆਦਿ। 
ਭਾਰਤ ਦੇ ਕਈ ਹਿੱਸਿਆਂ ਵਿਚ ਇਸ ਰੌਂਖ ਦਾ ਨਾਂ ਸਿੰਮਲ ਹੀ ਪ੍ਰਚੋਲਤ ਹੈ। ਅੰਗਰੇਜ਼ੀ 
ਵਿਚ ਇਸ ਨੂੰ 'ਕਾਟਨ ਟ੍ਰੀ' ਜਾਂ 'ਸਿਲਕ ਕਾਟਨ ਟ੍ਰੀ' ਆਖਿਆ ਜਾਂਦਾ ਹੈ। ਕਦੇ-ਕਦੇ ਇਸ 
ਨੂੰ ਫ਼ਲੋਮ ਆਫ਼ ਦੀ ਫ਼ਾਰੈੱਸਟ(ਵਣ-ਜਵਾਲਾ) ਦਾ ਨਾਂ ਵੀ ਦਿੱਤਾ ਜਾਂਦਾ ਹੈ, ਭਾਵੈਂ ਕਿ 
ਆਮ ਤੌਰ 'ਤੇ ਇਹ ਨਾਂ 'ਪਲਾਸ਼ ਲਈ ਹੀ ਵਰਤਿਆ ਜਾਂਦਾ ਹੈ। 'ਬੇਬੈਕਸ' ਇਸ ਰੁੱਖ 
ਦਾ ਜਾਤੀਗਤ ਨਾਂ ਹੈ, ਜੋ ਫਲ ਵਿਚੋਂ ਮਿਲਣ ਵਾਲੇ ਰੂੰ ਵਲ ਸੰਕੇਤ ਕਰਦਾ ਹੈ। ਸ਼ਬਦ 
'ਸਲਮਾਲੀਆਂ ਆਪਣੇ ਆਪ ਵਿਚ, ਪਰੰਪਰਾ ਅਤੇ ਕਵਿਤਾ ਦਾ ਇੱਕ ਸੰਸਾਰ ਸਮੋਈਂ- 





1 


ਹੁਕ 


(ਐਡੀਨਾ ਕੋਰਡੀਫ਼ੋਲੀਆ 


(ਦੇਖੋ ਸਫ਼ 5) 


ਕਦ੪ 


ਪਲੋਟ 1. 





ਪਲੋਟ 3. ਢੋਕ (ਬਿਊਟੀਆ ਮੋਨੋਸਪਰਮਾ' ਟੋਬ) 
(ਦੇਖੋ ਸਫ਼ੇ 24) 





ੱ 


ਕੋਨਿਕਸ 
ਰੀਜੀਆ 
ਰਾਫ 
| 


ਧਜ 
ਫ 36) 


ਪਲਟ 
4. ਗੁਲਮੋਹਰ 





ਪਲੋਟ 5. ਬੋਹੜ (ਫਾਈਕਸ ਬੈਂਗਾਲੈਂਨਸਿਸ ਲਿੰਨ) 
(ਦੇਖੋ ਸਫ਼ਾ 43) 





ਪਲੈਟ 6. ਇਸਕਪੇਚਾ - ਨਮਾ ਔਜੀਰ (ਫ਼ਾਈਕਸ ਪਿਊਮੀਲਾ ਲਿੰਨ) 
(ਦੇਖੋ ਸਫ਼ਾ 48) 





`ਪਲੋਟ 7. ਪਿਪਲ (ਫ਼ਾਈਕਸ ਰੀਲਿਜੀਊਸਾ ਲਿੰਨ) 
(ਦੇਖੋ ਸਫ਼ਾ 50) 





ਪਲੇਟ 8. ਗਲੀਰੀਸੀਡੀਆ (ਗਲੀਰੀਸੀਡੀਆ ਸੈਪੀਅਮ ਵਾਲ.) 
(ਦੇਖੋ ਸਫ਼ਾ 56) 





ਚਿੱਤਰ 4. ਸਿੰਮਲ ਰੁੱਖ (ਬੰਬੈਕਸ ਸੀਬਾ ਲਿਨ) 


22 ਜਾਣੇ-ਪਛਾਣੇ ਰੁੱਖ 


ਸਮੇਟੀ ਬੈਠਾ ਹੈ। ਇਸ ਸ਼ਬਦ ਦਾ ਨਿਕਾਸ ਸੰਸਕ੍ਰਿਤ ਦੇ ਸਲਮਾਲੀ' ਜਾਂ 'ਸ਼ਲਮਾਲੀ' ਤੋਂ 
ਹੋਇਆ ਹੈ, ਜਿਸ ਨਾਂ ਨਾਲ ਇਹ ਰ਼ੋਂਖ ਪ੍ਰਾਚੀਨ ਭਾਰਤ ਵਿੱਚ ਪ੍ਰਸਿੱਧ ਸੀ, ਕਿਉਂਕਿ ਆਖਿਆ 
ਜਾਂਦਾ ਹੈ ਕਿ ਸੈਸਾਰ ਦੀ ਸਿਰਜਣਾ ਕਰਨ ਤੋ' ਬਾਅਦ 'ਪਿਤਾਮਹਾ' ਨੇ ਇਸੇ ਰੁਖ ਹੇਠ 
ਆਰਾਮ ਕੀਤਾ ਸੀ। 


ਵਰਣਨ 
ਸਿੰਮਲ ਇੱਕ ਉਂਚਾ-ਲੰਮਾ ਪੋਤਝੜੀ ਰੌਂਖ ਹੈ. ਜਿਸ ਦੀਆਂ ਸ਼ਾਖ਼ਾਂ ਖੁੱਲ੍ਹੀਆਂ ਫੈਲਰਵੀਆਂ 
ਹੁੰਦੀਆਂ ਹਨ। ਅਕਸਰ ਇਹ 25 ਮੀਟਰ ਤੌਕ ਉੱਚਾ ਚਲਿਆ ਜਾਂਦਾ ਹੈ ਇਸ ਦੀ ਲੌਕੜੀ 
ਨਰਮ ਹੁੰਦੀ ਹੈ। ਛੈਲ ਹਲਕੇ ਰੰਗ ਦੀ ਹੁੰਦੀ ਹੈ। ਜਦੋਂ ਰਖ ਅਜੇ ਛੋਟਾ ਜਾਂ ਸ਼ੁਰੂ-ਸ਼ੁਰੂ 
ਦੀ ਅਵਸਥਾ ਵਿੱਚ ਹੁੰਦਾ ਹੈ, ਤਾਂ ਉਸ ਦੀ ਛਿੱਲ ਉੱਤੇ ਤਿੱਖੇ ਕੋਣਵੇਂ' ਕੰਡੇ ਜਿਹੇ ਹੁੰਦੇ 
ਹਨ, ਜੋ ਰੁੱਖ ਨੂੰ ਮਨੁੱਖਾਂ ਅਤੇ ਪਸ਼ੂਆਂ ਤੋ ਬਚਾਉਣ ਵਿੱਚ ਬਹੁਤ ਕਾਰਗਰ ਸਿੱਧ ਹੁੰਦੇ 
ਹਨ। ਪੌਤੇ ਵੱਡੇ-ਵੌਡੇ ਹਰੇ ਚਮਕਦਾਰ ਹੁੰਦੇ ਹਨ। ਬਣਤਰ ਵਿੱਚ ਉਹ ਬੜੇ ਕਰੜੇ ਹੁੰਦੇ 
ਹਨ ਅਤੇ 8-7 ਪੋਤੀਆਂ ਵਿਚ ਵੰਡੇ ਹੋਏ ਹੁੰਦੇ ਹਨ, ਜੋ ਆਪ ਪੋਤਰ-ਨੁਮਾ ਅਤੇ ਪੋਖੀ 
ਵਾਂਗ ਫੈਲਵੀਆਂ ਹੁੰਦੀਆਂ ਹਨ। ਇਹ ਪੌਤੀਆਂ ਤਿੱਖੀਆਂ. ਨੋਕਦਾਰ ਅਤੇ ਦੋਵਾਂ ਸਿਰਿਆਂ 
ਸਾਫ਼ ਰਗਾਂ ਹੁੰਦੀਆਂ ਹਨ। ਪੋਤੇ ਜਾਲ ਦਾ ਬਹੁਤਾ ਸਮਾਂ. ਰੋਖ ਉੱਤੇ ਰਹਿੰਦੇ ਹਨ ਅਤੇ 
ਇਸ ਕਰਕੇ ਸਿੰਮਲ ਰੁਖ ਨੂੰ, ਦੇਸ਼ ਦੇ ਸੋਭ ਤੋਂ ਵਧੀਆ ਛਾਂਦਾਰ ਰੌਂਖਾਂ ਵਿੱਚ ਗਿਣਿਆ 
ਜਾਂਦਾ ਹੈ। ਫ਼ੌਲ-ਫੁਲਾਕਾ' ਪੈਣ ਤੋੱ' ਕੁਂਝ ਚਿਰ ਪਹਿਲਾਂ, ਸਾਰੇ ਪੌਤੇ ਝੜ ਜਾਂਦੇ ਹਨ ਅਤੇ 
ਪਿੰਜਰ-ਜਿਹਾ ਭਿਆਨਕ ਰੁਖ ਖੜਾ ਰਹਿ ਜਾਂਦਾ ਹੈ, ਪਰ ਇਹ ਸਥਿਤੀ ਬਹੁਤਾ ਚਿਰ 
ਨਹੀਂ ਰਹਿੰਦੀ। ਸਿੰਮਲ ਰੋਖ ਦੇ ਪੌਤੇ ਜਨਵਰੀ ਦੇ ਅਖ਼ੀਰ ਜਿਹੇ ਚ ਝੜਦੇ ਹਨ ਅਤੇ 
ਫ਼ਰਵਰੀ ਤੋ' ਲੈ ਕੋ ਫੋਲ ਨਿਕਲਣ ਲੌਗ ਪੈਂਦੇ ਹਨ। 

ਆਮ ਸਿੰਮਲ ਰੁਖ ਦੇ ਫੁੱਲ ਸ਼ੋਖ਼ ਕਿਰਮਚੀ ਜਾਂ ਲਾਲ ਰੰਗ ਦੇ ਹੁੰਦੇ ਹਨ। ਕਦੇ 
-ਕਦੈ ਉਹ ਪੀਲੈ-ਜ਼ਰਦ ਜਾਂ ਚਿੱਟੇ ਵੀ ਹੁੰਦੇ ਹਨ। ਇਹ ਧਾਰਨਾ ਆਮ ਪ੍ਰਚੌਲਤ ਹੈ ਕਿ 
ਪੀਲੇ-ਜ਼ਰਦ ਫੁੱਲਾਂ ਵਾਲੇ ਸਿੰਮਲ ਰੁੱਖ ਵਿੱਚ, ਕਰਾਮਾਤੀ ਸ਼ਕਤੀਆਂ ਹੁੰਦੀਆਂ ਹਨ -- 
ਮਨੁੱਖੀ ਅਤੇ ਦੈਵੀ ਅਤੇ ਇਸ ਕਰਕੇ ਸ਼ਰਧਾਵਾਨ ਲੋਕਾਂ ਵਲੋਂ ਰੋਖ ਨਾਲ ਅਕਸਰ. ਮਾੜਾ 
ਵਰਤਾਅ ਕੀਤਾ ਜਾਂਦਾ ਹੈ। ਉਹ ਰੋਂਖ ਦੀ ਛਿੱਲ ਜਾਂ ਲੌਂਕੜੀ ਦੀ ਵਰਤੋਂ ਤੋਂ ਕੁੱਝ ਰੂਹਾਨੀ 
ਲਾਭ ਪ੍ਰਾਪਤ ਕਰਨ ਲਈ, ਇਸ ਨੂੰ ਨੁਕਸਾਨ ਪਹੁੰਚਾਉਂਦੇ ਹਨ । ਫੁਲ ਉਦੋ' ਨਿਕਲਦੇ 
ਹਨ, ਜਦੋਂ ਰੌਂਖ ਪੂਰੀ ਤਰ੍ਹਾਂ ਪੌਤਰ-ਹੀਣ ਹੁੰਦਾ ਹੈ। ਉਹ ਬਹੁਤ ਜ਼ਿਆਦਾ ਗਿਣਤੀ 'ਚ, 
ਖ਼ੂਬ ਭਰਵੇਂ ਨਿੱਕਲਦੋ ਹਨ। ਇੰਜ ਜਾਪਦਾ ਹੈ, ਜਿਵੇਂ' ਸਾਰਾ ਰੁੱਖ ਹੀ ਸ਼ੋਖ਼ ਰੰਗ ਵਿਚ 
ਰੰਗਿਆ ਗਿਆ ਹੋਵੇ। ਸਾਰੇ ਸੋਸਾਰ ਵਿੱਚ ਬਹੁਤ ਘੌਟ ਰੋਂਖ ਹਨ, ਜੋ ਸਿੰਮਲ ਰੌਂਖ ਵਲੋਂ 
ਪੇਸ਼ ਕੀਤੋ ਜਾਣ ਵਾਲੇ ਸ਼ਾਨਦਾਰ ਦ੍੍‌ਸ਼ ਦਾ ਮੁਕਾਬਲਾ ਕਰ ਸਕਦੇ ਹੋਣ। ਰੌਂਖ ਦੀ 
ਖ਼ੂਬਸੂਰਤੀ ਅਤੇ ਦਿਲਕਸ਼ੀ ਵਿਚ ਵਾਧਾ ਕਰਨ ਵਾਸਤੇ ਕਈ ਸ਼ੋਖ਼ ਪੌਛੀ ਇਸ ਦੇ ਫੁੱਲਾਂ 
ਚੋਂ ਰਸ ਤੇ ਮਾਖਿਉ' ਦੀ ਤਲਾਸ਼ ਵਿੱਚ, ਇਸ ਉੱਪਰ ਅਕਸਰ ਆ ਬੈਠਦੇ ਹਨ । ਮੈਨਾ 
ਅਤੇ ਹੋਰ ਜਾਨਵਰਾਂ ਦੀ ਚੁਸਤ-ਛੁਹਲੀ ਚਹਿਕ, ਨਾਲ ਹੀ ਕਾਵਾਂ ਦੀ 'ਕਾਂ-ਕਾਂ, ਚਿੜੀਆਂ 
ਦੀ, ਚੂੰ-ਚੂੰ ਅਤੇ ਹੋਰ ਨਿੱਕੇ-ਨਿੱਕੇ ਪੰਛੀਆਂ ਜਨੌਰਾਂ ਦੀ ਚਹਿਚਹਾਟ, ਸੌਭ ਮਿਲ ਕੇ, ਕੁਦਰਤ 
ਦਾ ਮਹਾਨ ਸੰਗੀਤ ਪੇਸ਼ ਕਰਦੇ ਹਨ। ਜੋ ਆਦਮੀ ਅਜਿਹੀ ਖ਼ੂਬਸੂਰਤੀ ਦੀ ਮੌਜੂਦਗੀ 


ਜਿੰਮਲ ਰੱਖ 23 


ਵਿਚ, ਮੌਤਰ-ਮੁਗਧ ਹੋਇਆ ਮਹਿਸੂਸ ਨਹੀਂ ਕਰਦਾ, ਉਹ ਨਿਰਸੰਦੇਹ ਪੰਥਰ ਚਿੰਤ ਹੀ 
ਹੋਵੇਗਾ । 

ਸੈਪਲ-ਪੌਜ ਮੋਟਾ, ਪਿਆਲੇ ਦੀ ਸ਼ਕਲ ਦਾ ਹੁੰਦਾ ਹੈ. ਅੰਦਫਲੋੇ ਪਾੱਸਿਉ' 
ਰੇਸ਼ਮਹਾਰ ਮੁਲਾਇਮ ਅਤੇ ਬਾਹਰਲੇ ਪਾਸਿਉਂ' ਕੂਲਾ-ਨਰਮ ਹੁੰਦਾ ਹੈ । ਪੇਖੜੀਆਂ ਮੱਟੀਆਂ 
12 ਸੈਂਟੀਮੀਟਰ ਜਾਂ ਉਸ ਤੋਂ ਵੀ ਵਧੇਰੇ ਲੰਮੀਆਂ, 2-3 ਸੈਂਟੀਮੀਟਰ ਚੋੜੀਆਂ ਹੁੰਦੀਆ 
ਹਨ। ਪੁਕੇਸਰ ਫੁਲ ਦੇ ਕੇਂਦਰ ਵਿਚ ਕਈ ਪੌਜਾਂ ਵਿਦ ਇਕਠੇ ਹੋਏ ਹੁੰਦੇ ਹਨ -- ਆਨ 
ਸਿੰਮਲ ਦੇ ਫੁੱਲ ਵਿੱਚ ਕੁੱਲ ਸੌਠ ਕੇਸਰ ਹੁੰਦੇ ਹਨ. ਜਦ ਕਿ ਭਾਣਤ ਦੀਆ ਕੁਝ ਹੋਟ 
ਕਿਸਮਾਂ ਵਿੱਚ ਸੌਠ ਤੋਂ ਛੇ ਸੋ ਤੌਕ ਕੇਸਰ ਹੁੰਦੇ ਹਨ ਅਤੇ ਉਹਨਾਂ ਦਾ ਰੰਗ ਘੋਟ ਜਾ 
ਵੱਧ ਪੇਖੜੀਆਂ ਵਰਗਾ ਹੀ ਜਾਂ ਥੋੜ੍ਹਾ ਹਲਕਾ ਪੀਲਾ ਹੁੰਦਾ ਹੈ। ਫਲ ਮੋਟੇ ਤੋਰ `ਤੇ ਬਣਤਵ 
ਵਿੱਚ ਆਂਡੇ ਦੀ ਸ਼ਕਲ ਦਾ ਹੁੰਦਾ ਹੈ. 10-15 ਸੈਂਟੀਮੀਟਰ ਲੰਮ' 3-5 ਵੈਂਟੀਮੀਟਫ ਮੋਟਾ, 
ਉਸਦੇ ਪੰਜ ਮਜ਼ਬੂਤ ਕਾਠਦਾਰ ਖੰਡ ਹੁੰਦੇ ਹਨ, ਜੋ ਪੰਕ ਜਾਣ 'ਤੇ ਖੁੱਲ੍ਹ ਜਾਦੇ ਹਨ ਅਤੇ 
ਬਾਕੀ ਦੇ ਫਲ ਨਾਲੋਂ ਟੁਂਟ ਕੈ. ਕਿਰ ਜਾਂਦੇ ਹਨ : ਇਸ ਨਾਲ ਚਿਂਟੇ ਣੂੰ “ਜਹੇ ਨਾਲ ਢੌਕੇ 
ਛੋਟੇ-ਛੋਟੇ ਅਨੌਕ ਭੂਰੇ ਤੋ ਕਾਲੋਂ ਬੀਅ ਹੇਠਾਂ ਕਿਰ ਜਾਂਦੇ ਹਨ ਅਤੇ ਆਲੋ-ਦੁਆਲੋ ਦੂਰ- 
ਦੂਰ ਤੌਕ ਖਿੱਲਰ ਜਾਂਦੇ ਹਨ । ਜੇ ਤੁਹਾਡੇ ਘਰ ਦੇ ਲਾਰੋਂ ਸਿੰਮਲ ਦਾ ਰੁੱਖ ਹੈ. ਤਾਂ ਤੁਹਾਡੇ 
ਵਾਸਤੇ ਆਪਣੇ ਕਮਰੇ ਨੂੰ ਸਿੰਮਲ ਦੇ ਡੂੰ ਤੋਂ. ਸਾਫ਼ ਰੌਖਣਾ ਔਖ` ਹੋ ਜਾਵੇਗਾ . ਇਹ ਟੂੰ 
ਹਲਕੀ ਜਿਹੀ ਹਵਾ ਚਲਣ ਨਾਲ. ਏਧਰ-ਓਧਰ ਉਡਦੀ ਫਿਰਦੀ ਰਹਿੰਦੀ ਹੈ! 


ਵਰਤੋ' 

ਜੰਮਲ ਬਹੁਤ ਹੀ ਵੋਡਮੁੌਲਾ ਰੌਖ ਹੈ। ਇਸ ਰੁਖ ਦ` ਹਟ ਇਕ ਹਿੰਸ` ਕਏ ਨਾ 'ਕਲੇ 
ਕੌਮ ਆਉਂਦਾ ਹੈ। ਇਸ ਦੀ ਲੱਕੜੀ ਬਹੁਤ ਨਰਮ ਹੁੰਦੀ ਹੈ ਅਤੇ ਬਝਈ ਅਤੇ ਹੋਰ ਥਾਵ` 
'ਤੋ. ਮਾਚਸ ਦੀਆਂ ਤੀਲ੍ਹਾਂ ਬਣਾਉਣ ਦੇ ਕੰਮ ਆਉਂਦੀ ਹੈ। ਝੱਬਈ ਵਿਚ. ਸਾਲ ਵਿੱਦ. 
ਔਸਤਨ ਲਗਭਗ ਇੰਕ ਲੌਖ ਟਨ ਲੌਕੜੀ ਡੌਬੀਆਂ ਬਣਾਉਣ ਲਈ ਵਰਤੀ ਜਾਂਦੀ ਹੈ 
ਦੈਸ਼ ਦੇ ਹੋਰ ਹਿੰਸਿਆਂ ਵਿਚ ਇਹ ਹਲਕੀ ਤੇ ਨਰਮ ਲੌਕੜੀ. ਵੱਡੀਆਂ-ਵੱਡੀਆਂ ਅਤੇ 
ਭਾਰੀਆਂ ਚੀਜ਼ਾਂ ਦੀ ਪੈਕਿੰਗ ਲਈ ਪੇਟੀਆ ਬਣਾਉਣ ਲਈ ਵਰਤੀ ਜਾਂਦੀ ਹੈ 
ਮਛੇਰੇ, ਇਸ ਦੀ ਵਰਤੋਂ. ਆਪਣੇ ਮੌਛੀ-ਜਾਲਾਂ ਨੂੰ ਪਾਣੀ ਵਿਚ ਤਰਦਾ ਫੌਖਣ ਲਈ ਕਰਦੇ 
ਹਨ। ਦੂਸਰੇ ਪਾਸੋ ਸਿੰਮਲ ਦੀ ਲੌਕੜੀ ਸਿਉਂਕ ਲਈ ਖਿੰਚਦਾਇਕ ਹੁੰਦੀ ਹੈ ਅਤੇ ਇਸੇ 
ਲਈ. ਕੋਈ ਸਥਾਈ ਢਾਂਚਾ ਉਸਾਰਨ ਲਈ ਬੇਕਾਰ ਹੁੰਦੀ ਹੈ। ਇਸ ਦੇ ਰੂੰ ਦਾ ਰੇਸ਼ਾ, ਕਤਾਈ 
ਲਈ ਬਹੁਤ ਹੀ ਛੋਟਾ ਹੁੰਦਾ ਹੈ। ਇਹ ਰੂੰ ਸਿਰਹਾਣੇ ਅਤੇ ਤਲਾਈਆਂ ਆਦਿ ਭਰਨ ਲਈ 
ਵਰਤਿਆ ਜਾਂਦਾ ਹੈ। ਰੁਖ ਦੀਆਂ ਟੌਕ ਲੌਂਗੀਆਂ ਅਤੇ ਕੋਟੀਆਂ ਛਿਲੀਆਂ ਥਾਵਾਂ ਤੋਂ ਗੂੰਦ 
ਜਿਹਾ ਰਿੱਸਦਾ ਹੈ, ਜਿਸ ਨੂੰ 'ਮੋਚਰਸ' ਆਖਦੇ ਹਨ। ਆਯੁਰਵੇਦ ਦਵਾ-ਪ੍ਰਣਾਲੀ ਵਿੱਚ. 
ਵੈਦ ਲੋਕ, ਇਸ ਗੂੰਦ ਦੀ ਵਰਤੋਂ ਕਰਦੇ ਹਨ। ਛੋਟੇ-ਛੋਟੇ ਫੁਲਾਂ ਦਾ ਬਾਹਰਲਾ ਦਲ- 
ਪੁੰਜ ਪਕਾ ਕੇ, ਸਬਜ਼ੀ ਵਜੋਂ ਵਰਤਿਆ ਅਤੇ ਖਾਧਾ ਜਾਂਦਾ ਹੈ। 


ਸੜਕਾਂ ਅਤੇ ਰਸਤਿਆਂ 'ਤੇ ਸਿੰਮਲ ਰੁਖ 
ਸਿੰਮਲ ਰੁੱਖ ਦੇ ਫੁਲਾਂ ਦੀ ਖ਼ੂਬਸੂਰਤੀ, ਸ਼ੋਖ਼ੀ ਅਤੇ ਪੋਤਿਆਂ ਦੀ ਸੰਘਣੀ ਛਾਂ. ਉਸ ਨੂੰ 
ਜ਼ਾਰਤ ਦਾ ਇੱਕ ਬਹੁਤ ਹੀ ਵਧੀਆ ਰਖ ਬਣਾਉਂਦੀ ਹੈ. ਜੌਰਾਲ' “ਦੋਦ ਵੀ ਅਤੇ ਸ਼ਹਿਰਾਂ 


26 ਜਾਣੇ-ਪਛਾਣੇ ਰੁੱਖ 


ਦੀਆਂ ਸੜਕਾਂ ਅਤੇ ਰਸਤਿਆਂ ਦੇ ਨਾਲ ਨਾਲ ਲਾਏ ਜਾਣ ਲਈ ਵੀ। ਰੌਖ ਨੂੰ ਜ਼ੋਰਦਾਰ 
ਹਵਾਵਾਂ ਤੋਂ ਬਚਾਉਣ ਦੀ ਲੋੜ ਹੁੰਦੀ ਹੈ, ਕਿਉਂਕਿ ਝੌਖੜ ਵਾਲੋ ਮੋਸਮ ਵਿਚ, ਇਸਦੇ 
ਟਹਿਣੈ-ਟਹਿਣੀਆਂ ਨਰਮ ਹੋਣ ਕਰਕੇ ਟੁਂਟ ਜਾਂਦੇ ਹਨ। ਥੋੜ੍ਹੀਆਂ-ਥੋੜ੍ਹੀਆਂ ਸੁਰਖਿਅਤ 
ਥਾਵਾਂ 'ਤੇ ਲਾਉਣ ਲਈ ਇਹ ਸੋਭ ਤੋਂ ਚੰਗਾ ਰੁਂਖ ਹੈ, ਪਰ ਇਸ ਨੂੰ ਬਹੁਤ ਖੁਲ੍ਹੀ ਥਾਂ 
ਦੀ ਲੋੜ ਹੁੰਦੀ ਹੈ, ਕਿਉਂਕਿ ਇਸ ਦੀਆਂ ਸ਼ਾਖ਼ਾਂ 'ਤੇ ਪੋਤੇ ਬਹੁਤ ਫੈਲਦੇ ਹਨ। 


ਖੇਤੀ 

ਇਸ ਰੁੱਖ ਦੀ ਕਾਸ਼ਤ ਬਹੁਤ ਹੀ ਸੌਖੀ ਹੈ। ਕਲਮਾਂ ਲਾ ਕੇ ਜਾਂ ਬੀਜਾਂ ਰਾਹੀਂ, ਇਸ ਰੁਖ 
ਨੂੰ ਕਿਸੇ ਵੀ ਕਿਸਮ ਦੀ ਜ਼ਮੀਨ ਵਿਚ ਲਾਉਣਾ ਸੰਭਵ ਹੈ। ਇਸ ਦੇ 
ਪੌਤਿਆਂ ਨੂੰ ਬੋਕਰੀਆਂ ਤੋ ਪਸ਼ੂ ਬੜੇ ਚਾਅ ਨਾਲ ਖਾਂਦੇ ਹਨ, ਘੋਟੋ-ਘੋਟ ਜਦੋਂ ਉਹ ਛੋਟੇ 
ਤੇ ਨਰਮ ਹੁੰਦੇ ਹਨ, ਪਰ ਤਿੱਖੇ ਅਤੇ ਮਜ਼ਬੂਤ ਕੰਡੇ, ਰੌਖ ਨੂੰ ਕਾਫ਼ੀ ਸੁਰੌਖਿਅਤ ਰੌਖਦੇ 
ਹਨ, ਇੰਕ ਵਾਰ ਇਹ ਸ਼ੁਰੂ ਦੀ ਅਵਸਥਾ ਲੰਘ ਕੇ, ਥੋੜ੍ਹਾ ਵੇਡਾ ਹੋ ਜਾਵੇ ਸਹੀ। 


8. ਢੱਕ 


ਬਿਊਟੀਆ ਮੋਨੌਸਪਰਮਾ ਟੌਬ 
(ਕੁਲ : ਪੈਪੀਲਿਉਨੋਸੀ) 


ਸਾਡੇ ਆਮ ਪ੍ਰਚੋਲਤ ਸਾਹਿਤ ਵਿਚ ਕੁੱਝ ਰੌਂਖ ਅਜਿਹੇ ਹਨ ਜਿਹਨਾਂ ਨੂੰ ਅੰਗਵੇਜ਼ੀ ਦੇ 
ਸ਼ਬਦ 'ਫ਼ਲੋਮ ਆਫ਼ ਦੀ ਫ਼ਾਰੈੱਸਟ' (ਵਣ-ਜਵਾਲਾ) ਦੇ ਅਧੀਨ ਰੌਖ ਲਿਆ 
ਜਾਂਦਾ ਹੈ, ਖ਼ਾਸ ਤੌਰ 'ਤੇ ਸਿੰਮਲ ਰੁੱਖ (ਬੰਬੈਕਸ ਜਾਂ ਸਲਮਾਲੀਆ), ਮੋਦਾਰ (ਐਰੀਥਰੀਨਾ) 
ਅਤੇ ਢੌਂਕ ਜਾਂ ਪਲਾਸ਼ (ਬਿਊਟੀਆ ਮੋਨੋਸਪਰਮਾ)। ਪਰ ਜਿਸ ਰੋਂਖ ਲਈ ਇਸ 
ਅੰਗਰੋਜ਼ੀ ਨਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ, ਉਹ ਹੈ ਢੋਕ ਜਾ ਪਲਾਸ਼, ਜਿਸ 
ਦਾ ਬਨਸਪਤ ਵਿਗਿਆਨਕ ਨਾਂ ਹੈ, ਬਿਊਟੀਆ ਮੋਨੋਸਪਰਮਾ ਟੋਬ (ਜਾਂ ਬਿਊਟੀਆ 
ਫ਼ਰੋਂਡੋਸਾ ਕੋਐਨ ਐੱਕਸ ਰੌਕਸਬ, ਜਿਵੇ' ਕਿ ਸਾਡੇ ਪੇੜ ਪੋਦਿਆਂ ਵਿਚ ਦਿੱਤਾ ਗਿਆ ਹੈ)। 


ਵਰਣਨ 


ਇਹ ਛੋਟੇ ਤੋਂ ਲੈ ਕੇ ਦਰਮਿਆਨੇ ਆਕਾਰ ਦਾ ਪੋਤਝੜੀ ਰੌਖ ਹੈ, ਜਿਸ ਦਾ ਤਣਾ ਅਤੇ 
ਸ਼ਾਖ਼ਾਂ ਵਿੰਗ-ਤੜਿੰਗੀਆਂ ਹੁੰਦੀਆਂ ਹਨ। ਬੰਬਈ ਦੇ ਜ਼ਿਆਦਾਤਰ ਹਿੰਸਿਆਂ ਵਿੱਚ, ਇਹ 
ਜ਼ੌਂਖ ਛੇ ਮੀਟਰ ਤੋਂ ਵਧੇਰੇ ਉੱਚਾ ਘਟ ਹੀ ਹੁੰਦਾ ਹੈ। ਰੁਖ ਦੇ ਪੁਰਾਣੇ ਹਿੱਸਿਆਂ ਦੀ ਛਿੱਲ 
ਦਾ ਰੰਗ ਭੂਸਲਾ-ਸਲੋਟੀ ਜਾਂ ਹਲਕਾ ਭੂਰਾ ਹੁੰਦਾ ਹੈ।ਪੌਤਰ ਤਿੰਨ-ਪੌਤੀਏ ਹੁੰਦੇ ਹਨ, ਯਾਨੀ 
8-12 ਸੈਂਟੀਮੀਟਰ ਲੰਮੀ ਡੰਡੀ ਉੱਤੇ ਤਿੰਨ ਪੋਤੀਆਂ ਹੁੰਦੀਆਂ ਹਨ, ਜਿਹਨਾਂ 'ਚੋਂ' ਦੋ 8- 
12 ਸੈਂਟੀਮੀਟਰ ਲੰਮੀਆਂ ਅਤੇ ਇੰਕ-ਦੂਸਰੀ ਦੇ ਉਲਟ ਹੁੰਦੀਆਂ ਹਨ। ਤੀਸਰੀ ਪੋਤੀ 
ਵੱਡੀ ਹੁੰਦੀ ਹੈ, 12-20 ਸੈਂਟੀਮੀਟਰ ਆਕਾਰ ਦੀ ਇਹ ਦੂਸਰੀਆਂ ਪੌਤੀਆਂ ਨਾਲੋਂ ਰਤਾ 


ਢੱਕ 25 


ਹਟਵੀਂ' ਅਤੇ ਥੋੜ੍ਹੀ ਵਿੱਥ ਉੱਤੇ ਹੰਦੀ ਹੈ। ਸਾਰੀਆਂ ਹੀ ਪੌਤੀਆਂ ਚਮੜਹਾਰ ਅਤੇ ਸਖ਼ਤ 
ਹੁੰਦੀਆ ਹਨ. ਸਿਰੇ ਦੀ ਪੋਤੀ ਦੇ ਪਾਸੇ ਨਂਢ ਤੋਂ ਬਰਾਬਰ ਹੁੰਦ ਹਨ. ਜਦ ਕਿ ਪਾਸਿਆਂ 
ਦੀਆਂ ਪੌਤੀਆਂ ਮਨਢ ਤੋਂ ਬਹੁਤ ਹੀ ਅਬਰਾਬਰ ਪਾਸਿਆਂ ਵਾਲੀਆਂ ਹੁੰਦੀਆ ਹਨ। 
ਸਾਰੀਆਂ ਪੌੜੀਆਂ ਹੀ ਸਿਰੇ ਤੋਂ ਕੁੰਢੀਆ ਜਾਂ ਗਲਾਈਦਾਰ ਹੁੰਦੀਆਂ ਹਨ। ਛੋਟੀਆ- 
ਛੋਟੀਆ ਪੋਤੀਆਂ ਬਹੁਤ ਕੁਲੀਆਂ ਤੇ ਫੋਸ਼ਮਹਾਰ ਮੁਲਾਇਮ ਹੁੰਦੀਆਂ ਹਨ. ਜਦ ਕਿ 
ਪੁਰਾਣੀਆ ਪੋਤੀਆਂ ਨਰਮ ਤੇ ਲੂੰ-ਰਹਿਤ ਹੌਦੀਆ ਹਨ . ਜਿਆਲ 'ਵੇਂਚ ਪੌਤੇ ਝੜ ਜਾਂਦੇ 
ਹਨ , ਫੌਖ ਉੱਪਦ ਫੋਲ, ਗਰਮੀ ਦਾ ਮੋਸਮ ਸ਼ੁਰੂ ਹੋਣ ਤੇ ਨੌਕਲਦੇ ਹਨ, ਯਾਨੀ ਫ਼ਰਵਰੀ 
ਤੋਂ ਮਾਰਦ ਤੌਕ ਜਦ 'ਕਿ ਫੋਖ ਪੁਰੀ ਤੜ੍ਹਾਂ ਪੌਤਰ-ਹੀਣ ਹੁੰਦਾ ਹੈ। ਫੋਲ ਕਾਫ਼ੀ ਵਡੇ-ਵੇਡੇ 
ਹੁੰਦੇ ਹਨ ਕਟੀ ਵਾਰੀ ਤਾ ਵੇਡੋ ਆਦਮੀ ਦੇ ਔਰੂਹਠੇ ਜੋਡੇ। ਉਹ ਪੌਤਰ-ਹੀਣ ਸ਼ਾਖ਼ਾਂ ਉੱਤੇ 
ਬਹਤ ਹੀ ਸੰਘਣੇ ਤੇ ਭੁਠਵੇਂ ਲੌਗਦੇ ਹਨ। ਨਵੀਆਂ ਨਿਕਲੀਆਂ ਸ਼ਾਖ਼ਾਂ ਤੇ ਉਭਰੀ ਹੋਈ 
ਗੌਢ ਜਿਹੀ ਤੇ. ਏਕੋ ਥਾ ਤ ਬਹਤ ਸਾਰੇ ਫੁਲ ਨਿਕਲਦੇ ਹਨ। ਸ਼ਾਖ਼ਾਂ ਅਤੇ ਫੁਲਾਂ ਦੀਆਂ 
ੜੌਡੀਆਂ ਮਖ਼ਮਲੀ. ਰੂੜੇ ਜ਼ੈਤੂਨੀ ਹਰੇ ਰੰਗ ਦੀਆਂ ਹੁੰਦੀਆਂ ਹਨ, ਕਦੇ-ਕਦੇ ਤਾਂ ਬਹੁਤ 
ਹੀ ਗੁੜੀਆ, ਲੌਰਾਭਗ ਕਾਲੀਆਂ ਹੀ। ਫੁੱਲਾਂ ਦਾ ਬਾਹਰਲਾ ਦਲ-ਪੁਜ, ਬਾਹਰ ਮੁੱਢ `ਤੇ 
ਇਕ ਅਨਘੜ-'ਜਹੇ ਪਿਆਲੇ ਵਟਗਾ ਹੁੰਦਾ ਹੈ ਅਤੇ ਲੋਂਗਭਗ ਓਸੇ ਹੀ ਰੌਰਾ ਦਾ. ਜਿਸ 
ਫੌਰ ਦੀਆ ਨਵੀਆਂ ਨਿਕਲੀਅ' ਟਹਿਣੀਆਂ ਬਾਹਰਲੇ ਪਾਸਿਉ' ਹੁੰਦੀਆਂ ਹਨ. ਪਰ ਉਹ 
ਅਦਟਲੇ ਪਾਜਿਉ' ਬਾਟੀਕ-ਈਰੀਕ ਟੇਸ਼ਮੀ ਵਾਲਾਂ ਵਿੱਚ ਵਲੋਟੀਆਂ ਹੁੰਦੀਆਂ ਹਨ। 
ਬਾਹਟਲੇ ਪਸਪ-ਪੌਜ ਪਿਆਲੇ ਦੇ ਕੰਢੇ 'ਤੇ ਪੰਜ ਦੰਦੇ ਜਿਹੇ ਹੋਣੇ ਚਾਹੀਦੇ ਹਨ ਪਰ ਅਮ 
ਤੋਰ 'ਤੇ ਉਂਪਣਲੋ ਦੇ ਦੰਦੇ ਆਪ-ਵਿੱਚ ਜੁੜੇ ਹੋਏ ਹੁੰਦੇ ਹਨ, ਫਲਸਰੂਪ ਪਿਆਲੇ ਦੇ ਚਾਰ 
ਹੀ ਦੰਦੇ ਹੰਦੇ ਹਨ। ਦਲ-ਪੁੌਜ 3-5 ਸੈਂਟੀਮੀਟਰ ਲੰਮਾ ਹੁੰਦਾ ਹੈ। ਉਸ ਦਾ ਰੰਗ ਗੂੜ੍ਹਾ 
ਜੌਤਰੀ ਜ' ਗੇਰੁਆ-ਲਾਲ ਹੁੰਦਾ ਹੈ। ਉਹ ਬਾਹਰੋਂ' ਰੇਸ਼ਮਹਾਰ ਮੁਲਾਇਮ ਤੇ ਲੂੰਦਾਰ ਹੁੰਦਾ 
ਹੈ। ਲੂੰਅ ਦ'ਦੀ-ਵੌਨੋ ਹੁੰਦੇ ਹਨ। ਫਲ ਇੰਕ ਚਪਟੀ ਫਲੀ-ਜਿਹਾ ਹੁੰਦਾ ਹੈ, 
12-18 ਸੈਂਟੀਮੀਟਰ ਲੰਮੀ. ਲੱਗਭਗ 4-5 ਸੈਂਟੀਮੀਟਰ ਚੌੜੀ, ਜੋ ਨੌਕ ਵਲ ਨੂੰ ਪਤਲੀ- 
ਲੋੜੀ ਹੰਦੀ ਚਲੀ ਜਾਦੀ ਹੈ। ਉਸਦੇ ਅੰਦਰ ਇਕੋ-ਇੰਕ ਵੌਡਾ ਸਾਰਾ ਬੀਜ ਹੁੰਦਾ ਹੈ। 
ਸੰਘਣੇ ਲੂੰਅ ਹੁੰਦੇ ਹਨ । ਜਦੋ' ਉਹ ਪੂਰੀਆਂ ਲੰਮੀਆਂ ਹੋ ਜਾਂਦੀਆਂ ਹਨ. ਤਾਂ ਉਹ ਕਾਫ਼ੀ 
ਹੋਦ ਤੌਕ ਫੋਮਦਾਰ ਹੋ ਜਾਂਦੀਆਂ ਹਨ। ਸੁਂਕੀਆਂ ਫਲੀਆਂ ਵੇਖਣ 'ਚ. ਖ਼ੂਬਸੂਰਤ ਨਹੀਂ 
ਹੁੰਦੀਆਂ। ਉਹ ਟੌਖ 'ਤੇ ਲਟਕਦੀਆਂ ਰਹਿੰਦੀਆਂ ਹਨ ਅਤੇ ਮੈਨੂੰ ਨਹੀਂ ਪਤਾ ਕਿ ਕਿਸ 
ਕਰਕੇ, ਮੈਨੂੰ ਉਹ ਇਉ' ਜਾਪਦੀਆਂ ਹਨ. ਜਿਵੇਂ ਬਹੁਤ ਸਾਰੀਆਂ ਚਪਲਾਂ ਹਵਾ ਵਿਚ ਸੋਕਣ 
ਲਈ ਲਟਕਾਈਆਂ ਹੋਈਆਂ ਹੋਣ । 

ਵਰਣਨ 

'ਵਣ-ਜਵਾਲਾ' ਜਾਂ ਢੋਕ-ਪਲਾਸ਼ ਸਾਰੇ ਹੀ ਭਾਰਤ ਵਿਚ ਅਤੇ ਬਰਮਾ ਵਿੱਚ. ਇੱਕ ਹਜ਼ਾਰ 
ਮੀਟਰ ਦੀ ਉਚਾਈ 'ਤੇ ਮਿਲਦਾ ਹੈ। ਇਹ ਮੌਧ ਭਾਰਤ ਦੇ ਖ਼ੁਸ਼ਕ ਪੌਤਝੜੀ ਵਣਾਂ ਵਿਚ 
ਵੀ ਆਮ ਹੰਦਾ ਹੈ! ਇਹ ਗੁਜਰਾਤ ਅਤੇ ਸੌਰਾਸ਼ਟਰ ਦੇ ਕੋਝ ਰੇਤਲੇ ਇਲਾਕਿਆਂ ਵਿਚ 
ਵੀ ਆਮ ਹੁੰਦਾ ਹੈ। ਬੈਬਈ ਦੇ ਨੇੜੈ. ਇਹ ਰੌਖ ਕਲਿਆਣ ਤੋ ਇਗਾਤਪੁਰੀ ਜਾਂ ਖਾਂਡਲਾ 
ਤੋਕ ਸ਼ਾਹਜਾਹ ਜਾਂ ਰੇਲਵੇ ਲਾਈਨ ਦੋ ਨਾਲ-ਨਾਲ. ਛੋਟੀਆਂ ਪਹਾੜੀਆਂ 'ਤੇ ਵੀ ਬਹੁਤ 


26 ਜਾਣੋ-ਪਛਾਣੋ ਰੱਖ 


ਆਮ ਹੁੰਦਾ ਹੈ। ਫ਼ਰਵਰੀ ਦੇ ਅਖ਼ੀਰ 'ਚ ਜਾਂ ਮਾਰਚ ਦੇ ਸ਼ੁਰੂ ਵਿੱਚ, ਇਸ ਰੁੱਖ ਦਾ ਨਾਂ 
'ਵਣ-ਜਵਾਲਾ' ਆਪਣੇ ਸਹੀ ਅਰਥਾਂ ਵਿਚ ਸਾਕਾਰ ਹੁੰਦਾ ਹੈ। ਜੰਗਲ ਦੇ ਬਹੁਤੇ ਹਿੱਸੇ 
ਲਾਲ ਸ਼ੋਖ਼ ਰੰਗ ਦੇ ਪੁੰਜ ਪ੍ਰਤੀਤ ਹੁੰਦੇ ਹਨ। ਅਜਿਹੇ ਇਲਾਕਿਆਂ ਵਿੱਚ ਜ਼ਿਆਦਾਤਰ 
ਰੋਖ, ਆਮ ਤੌਰ 'ਤੇ ਪੌਤਰ-ਹੀਣ ਹਾਲਤ ਵਿਚ ਹੁੰਦੇ ਹਨ ਅਤੇ ਖਿੜੇ ਹੋਏ ਲਾਲ-ਸ਼ੋਖ਼ 
ਵਰਤੋਂ 
ਪਲਾਸ਼ ਦਾ ਰੁਖ ਬਾਗਾਂ ਵਿਚ ਜਾਂ ਸ਼ਹਿਰਾਂ-ਕਸਬਿਆਂ ਦੀਆਂ ਗਲੀਆਂ-ਸੜਕਾਂ ਦੇ ਨਾਲ 
ਨਾਲ ਘੋਟ ਹੀ ਲਾਇਆ ਜਾਂਦਾ ਹੈ। ਇਹ ਬਹੁਤ ਹੀ ਖਰਵ੍ਰਾ-ਅਨਘੜ ਤੇ ਜੰਗਲੀ-ਜਿਹਾ 
ਜਾਪਦਾ ਹੈ. ਛੁਟ ਉਸ ਸਮੇਂ ਦੇ, ਜਦੋਂ ਇਹ ਭਰ-ਖੇੜੇ ਵਿਚ ਹੁੰਦਾ ਹੈ। ਬਦਕਿਸਮਤੀ ਨੂੰ 
ਰੋਖ ਦੀ ਲਗਾਤਾਰ ਛੰਗਾਈ ਹੁੰਦੀ ਰਹਿੰਦੀ ਹੈ, ਪੰਤੇ ਅਤੇ ਸ਼ਾਖ਼ਾਂ ਕੋਟੀਆਂ ਜਾਂਦੀਆਂ ਹਨ। 
ਕੋਕਣ ਅਤੇ ਹੋਰ ਥਾਵਾਂ 'ਤੇ, ਸਾਡੇ ਕਿਸਾਨ ਇਸ ਦੀਆਂ ਸ਼ਾਖਾਂ ਤੇ ਟਹਿਣੀਆਂ ਨੂੰ. ਆਪਣੇ 
ਧਾਨ ਦੇ ਖੇਤਾਂ ਉਪਰ ਖਿਲਾਰ ਦਿੰਦੇ ਹਨ ਅਤੇ ਜਦੇਂ ਉਹ ਚੰਗੀ ਤਰ੍ਹਾਂ ਸਕ ਜਾਂਦੀਆਂ 
ਹਨ. ਤਾਂ ਉਹਨਾਂ ਨੂੰ ਔਗ ਲਾ ਦਿੱਤੀ ਜਾਂਦੀ ਹੈ. ਇਕੇਲੀਆਂ ਨੂੰ ਹੀ, ਜਾ ਫਿਰ ਗੋਹੇ ਨਾਲ 
ਮਿਲਾ ਕੇ । ਪਲਾਸ਼ ਦਾ ਰੌਖ ਹਲਕੀਆਂ ਜ਼ਮੀਨਾਂ ਵਿੱਚ ਵੀ ਆਪਣੇ-ਆਪ ਹੀ ਹੋ ਜਾਂਦਾ 
ਹੈ। ਇਹ ਭਾਰਤ ਦੇ ਵਧੇਰੇ ਰੇਤਲੇ ਅਤੇ ਖ਼ੁਸ਼ਕ ਇਲਾਕਿਆਂ ਵਿਚ ਵੀ ਚੰਗਾ ਹੋ ਜਾਦਾ 
ਹੈ। ਇਸ ਦਾ ਭਾਵ ਇਹ ਹੈ ਕਿ ਇਸ ਰੁਖ ਦੀ. ਹਲਕੀਆਂ ਜ਼ਮੀਨਾਂ ਦਾ ਸੁਧਾਰ ਕਰਨ 
ਲਈ. ਲਾਭਕਾਰੀ ਵਰਤੋ' ਕੀਤੀ ਜਾ ਸਕਦੀ ਹੈ। ਭਾਰਤ ਦੇ ਕਈ ਹਿੱਸਿਆਂ ਵਿੱਚ ਇਸ 
ਰੁੱਖ ਨੂੰ, ਲਾਖ ਦੇ ਕੀੜੇ ਪਾਲਣ ਲਈ ਵਰਤਿਆਂ ਜਾਂਦਾ ਹੈ। ਆਖਿਆ ਜਾਂਦਾ ਹੈ ਕਿ 
ਇਸ ਰੁੱਖ ਤੋਂ ਪ੍ਰਾਪਤ ਹੋਣ ਵਾਲੀ ਲਾਖ. ਮਿਕਦਾਰ ਵਿੱਚ ਹੋਰ ਕਿਸੇ ਵੀ ਰੋਖ ਨਾਲੋਂ 
ਵਧੇਰੇ ਹੁੰਦੀ ਹੈ. ਭਾਵੇਂ ਕਿ ਗੁਣ ਦੇ ਪੱਖੋਂ ਉਹ ਬਹੁਤ ਵਧੀਆ ਨਹੀਂ ਹੁੰਦੀ। ਜਦੋਂ ਇਸ 
ਰੁੱਖ ਦੀ ਛਿੱਲ ਨੂੰ ਟੋਕ ਜਾਂ ਚੀਰਾ ਲਾਇਆ ਜਾਂਦਾ ਹੈ, ਤਾਂ ਉਸ ਵਿਚੋਂ ਇੱਕ ਲਾਲ ਜਾਂ 
ਗੁਲਾਬੀ ਜਿਹਾ ਰਸ ਨਿੱਕਲਦਾ ਹੈ। ਇਹ ਰਸ ਹਵਾ ਲੋਂਗਣ ਉੱਤੇ ਸਖ਼ਤ ਹੋ ਜਾਂਦਾ ਹੈ 
ਅਤੇ ਸ਼ੀਸ਼ੇ-ਹਾਰ ਲਾਲ ਰੰਗ ਦਾ ਗਰੀਦ ਜਿਹਾ ਬਣ ਜਾਂਦਾ ਹੈ। ਵਪਾਰਕ ਤੌਰ 'ਤੇ ਇਹ 
ਗੂੰਦ 'ਬੈਗਾਲ ਕੀਨੋ` ਦੇ ਨਾਂ ਨਾਲ ਪ੍ਰਸਿੱਧ ਹੈ। ਇਹ ਇੱਕ ਜ਼ੋਰਦਾਰ ਕਬਜ਼-ਕਾਰ ਹੁੰਦਾ 
ਹੈ ਅਤੇ ਕਈ ਪ੍ਰਕਾਰ ਦੇ ਪੁਰਾਣੇ ਦਸਤਾਂ ਦੇ ਇਲਾਜ ਲਈ ਦਵਾਈ ਵਜੋਂ ਵਰਤਿਆ 
ਜਾਂਦਾ ਹੈ। ਭਾਰਤ ਵਿਚ ਇਸ ਦੇ ਬੀਅ ਮਲ੍ਪਾਂ ਅਤੇ ਗੋਲ ਕੀੜਿਆਂ ਦੇ ਵਿਰੁਂਧ ਲੰਮੇ 
ਸਮੇਂ ਤੋਂ ਵਰਤੇ ਜਾਂ ਰਹੇ ਹਨ ਪਰ ਉਹ ਕੁੰਡੀ-ਕੀੜਿਆਂ (ਹੌਕ-ਵੌਰਮ) ਦੀ ਹਾਲਤ ਵਿੱਚ. 
ਬੇਅਸਰ ਹੀ ਜਾਪਦੇ ਹਨ। ਢੌਕ-ਪਲਾਸ਼ ਦੇ ਪੌਤੇ ਡੂਨੋ ਅਤੇ ਪਿਆਲੇ ਬਣਾਉਣ ਦੇ ਕੰਮ 
ਆਉਂਦੇ ਹਨ। ਦੇਸ਼ ਦੇ ਕੁਝ ਹਿੰਸਿਆਂ ਵਿੱਚ ਉਹ ਬੀੜੀਆਂ ਬਣਾਉਣ ਲਈ ਵੀ ਵਰਤੇ 
ਜਾਂਦੇ ਹਨ। 

ਜੇ ਤੁਸੀਂ ਇੱਕ ਪ੍ਰਭਾਵਸ਼ਾਲੀ ਤੇ ਰੰਗ-ਬਿਰੰਗਾ ਦਿ੍‌ਸ਼ ਵੇਖਣ ਦੇ ਚਾਹਵਾਨ ਹੋ, ਤਾਂ 
ਤਾਨਸਾ ਝੀਲ ਵਲ ਜਾਂਦੀ ਵੱਡੀ ਸੜਕ ਦੇ ਨਾਲ-ਨਾਲ ਤੁਰਦੇ ਜਾਓ ਜਾਂ ਜਦੋਂ ਤੁਸੀਂ 
ਪੋਛਮੀ ਰੋਲਵੇ 'ਚ, ਬੰਬਈ ਤੋਂ ਦਿੱਲੀ ਦਾ ਸਫ਼ਰ ਕਰ ਰਹੇ ਹੋਵੋ, ਤਾਂ ਕੋਟ੍ਹਾ ਦੇ ਨੋੜੋ- 
ਤੇੜੇ ਆਪਣੀਆਂ ਔਖਾਂ ਖੁੱਲ੍ਹੀਆਂ ਰੌਖੋ। ਤਦ ਤੁਹਾਨੂੰ ਇਹ ਗੌਲ ਸਹਿਜੇ ਹੀ ਸਮਝ ਆ 
ਜਾਵੇਗੀ ਕਿ ਇਸ ਰੁਖ ਨੂੰ ਵਣ-ਜਵਾਲਾ' ਕਿਉ' ਆਖਿਆ ਜਾਂਦਾ ਹੈ। ਇਹ ਨਾਂ ਇਸ ਰੋਖ 


ਸ਼ਲਤਾਨਾ ਚੰਪਾ 27 


ਲਈ ਬਹੁਤ ਹੀ ਢੁੱਕਵਾਂ ਅਤੇ ਇਸ ਦਾ ਸਹੀ ਦਰਸਾਇਕ ਹੈ। 

'ਬਿਊਟੀਆ' ਨਾਂ ਕੋਇੰਗ ਜਾਂ ਰੋਕਸਬਰਗ ਵਲੋ' 'ਵਿਊਟ' ਦੇ ਤੀਸਰੇ ਅਰਲ, ਜੋਨ੍ਹ 
ਸਟੂਔਰਟ ਦੇ ਸਨਮਾਨ ਵਿੱਚ ਦਿੱਤਾ ਗਿਆ ਸੀ, ਜੋ 'ਕੁੱਝ ਵਰ੍ਹੇ ਬਿਊਟ ਵਿੱਚ ਇਕਾਂਤਵਾਸ 
ਵਿਚ ਰਿਹਾ ਸੀ. ਜ਼ਰਾਇਤੀ ਅਤੇ ਬਨਸਪਤ-ਵਿਗਿਆਨਕ ਕੰਮ-ਕਾਰ ਵਿਚ ਮਗਨ” 
(ਐਨਸਾਈਕਲੋਪੀਡੀਆ ਬਰੀਟੈਨਿਕਾ 4 : 459, 1959)। ਸ਼ਬਦ 'ਫ਼ਰੋਂਡੋਸਾ` ਦਾ ਅਰਥ 
ਹੈ 'ਪਤੇਦਾਰ' ਜਾ 'ਪੌਤਿਆਂ ਨਾਲ ਭਰਪੁਰ'। ਦੂਸਰੇ ਨਾਂ 'ਮੋਨੋਸਪਰਮਾ' ਦਾ ਮਤਲਬ ਹੈ 
-- 'ਇੰਕ-ਬੀਜੀ' ਅਤੇ ਇੰਕ-ਬੀਅ ਵਾਲੋ ਫਲ ਵਲ ਸੰਕੇਤ ਕਰਦਾ ਹੈ, ਜੋ ਸਿਰੇ ਦੇ 
ਨੌੜੇ ਹੁੰਦਾ ਹੈ। 

ਬਿਊਟੀਆ ਮੇਨੋਸਪਰਮਾ' ਕਿਸਮ 'ਲਿਊਟੀ' (ਵਿੱਟ) ਮਹੇਸ਼, ਉੱਘੜਵੇਂ ਜ਼ਰਦ ਰੰਗ 
ਦੇ ਫਲਾਂ ਵਾਲੀ ਕਿਸਮ ਹੈ. ਜਿਸ ਦੇ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਮਿਲਣ ਦੀ 
ਸੂਚਨਾ ਮਿਲੀ ਹੈ। "ਸੰਗਤਰੀ ਰੰਗ ਦੀ ਚੁੰਧਿਆ ਦੇਣ ਵਾਲੀ ਤੇਜ਼-ਤਿੱਖੀ ਤੜਕ-ਭੜਕ 
ਦੀ ਬਜਾਏ, ਜਿਸ ਤੋਂ' ਅਸੀਂ ਸਾਰੇ ਬਹੁਤ ਚੰਗੀ ਤਰ੍ਹਾਂ ਜਾਣੂ ਹਾਂ, ਇਸ ਕਿਸਮ ਦੇ ਰੁੱਖਾਂ 
ਦੇ ਫੋਲ ਪੀਲੇ ਜ਼ਰਦ ਹੁੰਦੇ ਹਨ।” ਪੰਖੜੀਆਂ ਦਾ ਮੁਢ ਬਸੰਤੀ ਜ਼ਰਦ ਰੰਗ ਦਾ ਹੁੰਦਾ ਹੈ 
ਅਤੇ ਉਹ ਕਿਨਾਰਿਆਂ ਤੋਂ' ਅਤੇ ਪੁੰਠੇ ਪਾਸੇ ਤੋਂ ਮਲਾਈ ਰੰਗ ਦੀ ਭਾਹ ਮਾਰਦੀਆਂ ਹਨ। 
ਪੁਸ਼ਪ-ਪੁੰਜ, ਗੂੜ੍ਹੇ ਜ਼ੈਤੂਨੀ ਭੂਰੇ ਲੂੰਦਾਰ ਬਾਹਰਲੇ ਦਲ-ਪੁੰਜ ਨਾਲ ਬੇਹੌਦ ਖ਼ੂਬਸੂਰਤ 
ਵਿਰੋਧ ਪੈਦਾ ਕਰਦਾ ਹੈ। ਪੁਸ਼ਪ-ਖੋਜ ਦੇ ਰੰਗ ਨੂੰ ਛੌਡ ਕੇ, ਇਹ ਰੁਖ ਹਰ ਪੋਖ ਤੋਂ ਇੰਨ- 
ਬਿੰਨ ਪਲਾਸ਼ ਵਰਗਾ ਹੀ ਜਾਪਦਾ ਹੈ।” (ਐੱਚ. ਟੀ. ਉੱਮਾਨੀ ਬੰਬਈ ਪ੍ਰਕਿਰਤਕ ਇਤਿਹਾਸ 
ਦੀ ਪਤ੍ਰਿਕਾ ਵਿਚ, 6 : 107, 1891)। ਜਿਹਨਾਂ ਲੋਕਾਂ ਨੇ ਇਹ ਰੌਖ ਵੇਖਿਆ ਹੈ, ਉਹ 
ਫੁਲਾਂ ਦੀ ਸ਼ੋਖ਼-ਉੱਂਘੜਵੀਂ ਖ਼ੂਬਸੂਰਤੀ ਅਤੇ ਰੌਖ ਦੇ ਨਾਯਾਬ ਹੋਣ ਬਾਰੇ ਸਹਿਮਤ ਹਨ। 
ਇਹ ਕਿਸਮ ਬਾਗਾਂ ਵਿੱਚ ਉਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ. ਪਰ ਲੋਖਕ ਅਜਿਹੀਆਂ 
ਕੋਸ਼ਿਸ਼ਾਂ ਦੇ ਕਿਸੇ ਫਲਦਾਇਕ ਨਤੀਜੇ ਤੋਂ ਜਾਣੂ ਨਹੀਂ। 


9. ਸੁਲਤਾਨਾ ਚੰਪਾ 


ਕੈਲੌਫ਼ਾਈੀਲਮ ਇਨੌਫ਼ਾਈਂਲਮ ਲਿੰਨ 
(ਭੁਲ : ਗੌਟੀਫ਼ੈਰੀ) 


ਅੰਗਰੇਜ਼ੀ - ਅਲੈਗਜੈਂਡਰੀਅਨ ਲੌਰੈਲ. ਹਿੰਦੀ ਤੇ ਬੰਗਾਲੀ - ਸੁਲਤਾਨਾ ਚੰਪਾ, 
ਮਰਾਠੀ - ਉਡੀ. ਤਾਮਿਲ - ਪਿੰਨਾਈ, ਪੁੰਨਾਈ 

ਸੁਲਤਾਨਾ ਚੰਪਾ ਇੰਕ ਬਹੁਤ ਹੀ ਛਬ-ਸ਼ਾਨ ਵਾਲਾ ਸਦਾ-ਬਹਾਰ ਰੋਂਖ ਹੈ। ਇਹ ਪੂਰਬੀ 
ਅਤੋ ਪੌਛਮੀ ਭਾਰਤ ਦੇ ਸਾਹਿਲੀ ਜ਼ਿਲ੍ਹਿਆਂ ਦਾ ਮੂਲ-ਰੌਂਖ ਜਾਪਦਾ ਹੈ। ਇਹ ਪੂਰਬ ਵਲ 
ਬਰਮਾ ਤੇ ਮਲਾਇਆ ਤੋਂ ਹੁੰਦਾ ਹੋਇਆ, ਆਸਟਰੇਲੀਆ ਤੌਕ ਦੌਖਣ ਵੌਲ ਸ੍ਰੀਲੰਕਾ ਤੋਕ, 
ਪਛਮ ਵਲ ਪੁਰਬੀ ਅਫ਼ਰੀਕਾ ਤੋਂ ਪਰ੍ਹੇ ਦੇ ਜਜ਼ੀਰਿਆਂ ਤੌਕ ਚਲਿਆ ਗਿਆ ਹੈ। ਰੁਖ 
ਲਾਜ਼ਮੀ ਤੌਰ 'ਤੇ ਸਾਹਿਲੀ ਨਸਲ ਦਾ ਹੈ ਅਤੇ ਸਮੁੰਦਰ ਦੇ ਖ਼ੁਸਕ ਰੇਤਲੇ ਕੰਢਿਆਂ 'ਤੇ 
ਹੁੰਦਾ ਹੈ, ਜਿਥੇ ਕਿ ਹੋਰ ਬਹੁਤ ਘੋਟ ਰੋਖ ਹੋ ਸਕਦੇ ਹਨ । ਇਹ ਬੰਬਈ ਤੋਂ ਰਤਨਾਗਿਰੀ 





ਦੱਤ 2 ਸਲਤਾਨਾ ੧ ਡਾ ਲਾਟ ਨ ਮੁ 
੩੧੦ ' ੯ ਨ ਨ 
ਅਲ ਆ ੮ ] 


ਸੁਲਤਾਨਾ ਚੰਪਾ 29 
ਤੋਂਕ ਅਤੇ ਅੰਡੇਮਾਨ ਦੀਪ-ਸਮੂਹ ਵਿਚ ਬਹੁਤ ਹੁੰਦਾ ਹੈ। ਇਸ ਰੁੱਖ ਦੀ ਖੇਤੀ ਸਾਡੇ ਸ਼ਹਿਰਾਂ, 
ਕਸਬਿਆਂ ਦੀਆਂ ਗਲੀਆਂ, ਸੜਕਾਂ ਦੇ ਨਾਲ-ਨਾਲ, ਖ਼ਾਸ ਤੌਰ 'ਤੇ ਸਾਡੇ ਸਾਹਿਲਾਂ ਦੇ 
ਨਾਲ ਨਾਲ ਕੀਤੀ ਜਾਂਦੀ ਹੈ। ਇਹ ਰੁੱਖ ਸੜਕਾਂ-ਕੰਢੇ ਲਾਉਣ ਵਾਲਾ ਰੁਖ ਹੈ। ਇਹ 
ਬਹੁਤ ਹੀ ਸ਼ਾਨਦਾਰ ਰੌਂਖ ਹੈ। ਇਸ ਦੇ ਪੌਤੇ ਗੂੜ੍ਹੇ ਹਰੇ ਰੰਗ ਦੇ ਚਮਕਦਾਰ ਹੁੰਦੇ ਹਨ 
ਅਤੋ ਫੋਲ ਚਿੱਟੇ ਤੋਂ ਸਿਠੀ-ਮਿੱਠੀ ਮਹਿਕ ਵਾਲੋਂ । ਇਸ ਦੇ ਜਾਤੀਗਤ ਨਾਂ, ਕੈਲੋਫ਼ਾਈਲਮ' 
ਦਾ ਅਰਥ ਹੈ, ਖ਼ੂਬਸੂਰਤ ਪੌਤੇ' ਜੋ ਕਿ ਬਹੁਤ ਹੀ ਢੁੱਕਵਾਂ ਹੈ। ਵਿਸ਼ੇਸ਼ ਨਾਂ ਇਨੋਫ਼ਾਈਲਮ' 
ਦਾ ਮਤਲਬ ਹੈ “ਮਜ਼ਬੂਤ ਰਗਾਂ ਵਾਲੇ ਪੌਤਿਆਂ ਵਾਲਾ 'ਜੋ ਕਿ ਰੁੱਖ ਦੇ ਇੰਕ ਮਹੌਤਵਪੂਰਨ 
ਲੌਂਛਣ ਦਾ ਵਰਣਨ ਕਰਦਾ ਹੈ। 


ਵਰਣਨ 

ਇਹ ਇੱਕ ਸ਼ਾਨਦਾਰ ਰੁੱਖ ਹੈ। ਇਸ ਦੀ ਛਿੱਲ ਕੂਲੀ ਤੇ ਕਾਲੇ ਰੰਗ ਦੀ ਹੁੰਦੀ ਹੈ। ਟਹਿਣੀ 
ਦੇ ਦੇਵਾਂ ਪਾਸਿਆਂ 'ਤੇ ਇੰਕ ਇੱਕ ਪੌਤਾ ਨਿੱਕਲਦਾ ਹੈ. ਇਕ-ਦੂਸਰੇ ਦੇ ਉਲਟ ਜੋ ਮੋਟੇ 
ਤੋਰ 'ਤੇ ਆਂਡੇ ਦੇ ਆਕਾਰ ਦਾ ਹੁੰਦਾ ਹੈ। ਉਹ ਕਿਨਾਰਿਆਂ ਤੋਂ, ਕੁੱਝ-ਕੁੱਝ ਪਿਛੇ ਨੂੰ ਮੁੜਿਆ 
ਹੋਇਆ ਹੁੰਦਾ ਹੈ। ਪੌਤੇ ਦੀਆਂ ਰਗਾਂ ਬਹੁਤ ਨੇੜੇ-ਤੇੜੇ. ਸਮਾਨੰਤਰ ਤੇ ਟੇਢੀਆਂ ਹੁੰਦੀਆਂ 
ਹਨ, ਜੋ ਕੇਂਦਰੀ ਰਗ 'ਤੇ ਲੌਗਭਗ ਰਾਸ-ਕੋਣ ਬਣਾਉਂਦੀਆਂ ਹਨ। ਪੋਤੇ ਦਾ ਮੁੱਢ ਤਿੱਖਾ 
ਹੁੰਦਾ ਹੈ, ਡੰਡੀ ਪੌਕੀ ਤੋ ਚਪਟੀ ਜਿਹੀ ਹੁੰਦੀ ਹੈ. ਫੌਲ ਬਿਲਕੁਲ ਚਿਟੇ-ਸਫ਼ੈਦ ਅਤੇ 
ਮਿੰਠੀ-ਸਿੱਠੀ ਸੁਗੰਧ ਵਾਲੋਂ ਹੁੰਦੇ ਹਨ, ਲੌਂਗਭਗ 2.5 ਸੈਂਟੀਮੀਟਰ ਵਿਆਸ ਦੇ, ਜੋ ਪਾਸਿਆਂ 
'ਤੇ ਢਿੱਲੋ-ਢਿੱਲੋ ਗੌਛਿਆਂ ਜਾਂ ਲੰਮੀਆਂ-ਲੰਮੀਆਂ ਡੌਡੀਆਂ ਦੇ ਰੂਪ 'ਚ ਲੌਂਗਦੇ ਹਨ। 
ਪੌਖੜੀਆਂ ਚਾਰ ਹੁੰਦੀਆਂ ਹਨ ਅਤੇ ਫੁਂ ਲ-ਪੌਤੀਆਂ ਵੀ ਚਾਰ ਹੁੰਦੀਆਂ ਹਨ, ਫੈਲਰਵੀਆਂ। 
ਪੁੰਕੋਸਰ ਬਹੁਤ ਸਾਰੇ ਹੁੰਦੇ ਹਨ, ਰੇਸ਼ੇ ਆਪੋ ਵਿਚ ਕੁਝ ਪੰਜਾਂ ਵਿੱਚ ਮਿਲੋ ਹੋਏ ਹੁੰਦੇ ਹਨ। 
ਔਖ-ਬਿੰਦੂ ਖੁੰਬ ਦੀ ਸ਼ਕਲ ਦਾ ਹੁੰਦਾ ਹੈ, ਜੋ ਇੱਕ ਲੰਮੀ ਮੁੜੀ-ਤੁੜੀ ਡੰਡੀ 'ਤੇ 
ਲੌਂਗਾ ਹੁੰਦਾ ਹੈ। ਫਲ ਪਹਿਲਾਂ ਹਰੇ ਰੰਗ ਦਾ ਹੁੰਦਾ ਹੈ ਅਖ਼ੀਰ ਵਿੱਚ ਪੀਲੋ-ਜ਼ਰਦ ਰੰਗ 
ਦਾ ਹੋ ਜਾਂਦਾ ਹੈ, ਉਸ ਦੀ ਛਿੱਲ ਨਰਮ ਹੁੰਦੀ ਹੈ। ਫਲ ਦਾ ਆਕਾਰ 2-3 ਸੈਂਟੀਮੀਟਰ 
ਹੁੰਦਾ ਹੈ। 

ਵਰਤੋਂ 

ਇਹ ਰੋਖ ਜ਼ਿਆਦਾਤਰ ਆਪਣੀ ਖ਼ੂਬਸੂਰਤੀ ਕਰਕੇ. ਸੜਕਾਂ ਦੇ ਕਿਨਾਰੇ ਲਾਇਆ ਜਾਂਦਾ 
ਹੈ। ਇਸ ਦੇ ਬੀਜਾਂ ਵਿਚੋਂ ਤੇਲ ਨਿੱਕਲਦਾ ਹੈ, ਜੋ ਜਲਾਉਣ ਦੇ ਕੰਮ ਆਉਂਦਾ ਹੈ ਅਤੇ ਫੋੜਿਆਂ 
ਅਤੇ ਜੋੜਾਂ ਦੀਆਂ ਦਰਦਾਂ ਦੇ ਇਲਾਜ ਲਈ ਵੀ ਵਰਤਿਆ ਜਾਂਦਾ ਹੈ। ਫ਼ਲ ਦਾ ਰਸ ਜਲਾਬ 
ਦੇਣ ਲਈ ਕੰਮ ਆਉਂਦਾ ਹੈ। ਇਸ ਦੀ ਲੌਕੜੀ ਕਾਫ਼ੀ ਪੌਕੀ ਹੁੰਦੀ ਹੈ ਅਤੇ ਸਮੁੰਦਰੀ ਜਹਾਜ਼ 
ਆਦਿ ਬਣਾਉਣ ਲਈ ਵਰਤੀ ਜਾਂਦੀ ਹੈ। ਛਿੱਲ ਅਤੇ ਫਲ 'ਤੇ ਚੀਰ-ਝਰੀਟ ਲੋਗ ਜਾਣ 
ਨਾਲ, ਇੰਕ ਤਰ੍ਹਾਂ ਦਾ ਗੂੰਦ-ਜਿਹਾ ਨਿਕਲਦਾ ਹੈ. ਜਿਸ ਨੂੰ ਗ਼ਲਤੀ ਨਾਲ, 'ਤਕਾਮਾਹਾਕਾ' 
ਨਾਂ ਦੇ ਪੋਛਮ ਭਾਰਤੀ ਗੂਂਦ ਨਾਲ ਰੌਲਗਤ ਕੀਤਾ ਜਾਂਦਾ ਰਿਹਾ ਹੈ। 


10. ਅਮਲਤਾਸ 


ਕੋਸ਼ੀਆ ਫ਼ਿਸਟੂਲਾ ਲਿੰਨ 
(ਕੁਲ : ਸੀਜ਼ਲਪਿੰਨੀਏਸੀ) 


ਅੰਗਰੇਜ਼ੀ - ਇੰਡੀਅਨ ਐਬਰਨਮ, ਹਿੰਦੀ ਅਤੇ ਬੰਗਾਲੀ - ਅਮਲਤਾਸ, 
ਮਰਾਠੀ - ਬਹਾਵਾ, ਤਾਮਿਲ - ਕੋਨੋਈ, ਤੋਲੂਗੂ - ਰੇਲੂ 


ਇਹ ਸਾਡੇ ਸੋਭ ਤੋਂ ਸੁੰਦਰ ਦੇਸੀ ਰੁੱਖਾਂ ਵਿਚੋਂ ਇੱਕ ਹੈ। ਗਰਮੀ ਦੇ ਮੋਸਮ ਦੇ 
ਵਧੇਰੇ ਗਰਮ ਤੋਂ ਖ਼ੁਸ਼ਕ ਦਿਨਾਂ ਦੇ ਦੋਰਾਨ, ਅਮਲਤਾਸ ਸਾਂਡੀਆਂ ਪਹਾੜੀਆਂ ਨੂੰ ਰੈਗੀਨੀ 
ਬਖ਼ਸ਼ਦਾ ਹੈ।ਇਸ ਨੂੰ ਭਾਰਤੀ ਅਮਲਤਾਸ ਦਾ ਨਾਂ ਇਸ ਕਰਕੇ ਦਿੱਤਾ ਗਿਆ ਹੈ, ਕਿਉਂਕਿ 
ਇਹ ਰੰਗ ਅਤੇ ਫੁੱਲਾਂ ਦੀ ਭੁਰਮਾਰ ਦੇ ਪੋਖ ਤੋਂ ਬਹੁਤ ਹੌਦ ਤੌਕ ਯੂਰਪੀ ਅਮਲਤਾਸ 
ਨਾਲ ਮਿਲਦਾ-ਜੁਲਦਾ ਹੈ। ਇਸ ਦੇ ਵਿਸ਼ੇਸ਼ ਨਾਂ, 'ਫ਼ਿਸਟੂਲਾ' ਦਾ ਅਰਥ ਹੈ, ਨਲੀ ਜਾਂ 
ਨੜੇ ਦੀ ਨਲੀ' ਜਾਂ ਆਜੜੀ ਦੀ ਬੰਸੁਰੀ'। ਇਹ ਨਾਂ, ਇਸ ਨੂੰ, ਇਸ ਦੇ ਫਲ ਦੀ ਸ਼ਕਲ 
ਅਤੇ ਆਕਾਰ ਕਰਕੇ ਦਿੱਤਾ ਗਿਆ ਹੈ। 'ਕੇਸ਼ੀਆ' ਪਰਮਾਣੀਕ ਨਾਂ ਹੈ। 


ਵਰਣਨ 


ਇਹ ਰੁਖ ਆਮ ਤੌਰ 'ਤੇ ਛੋਟੇ ਤੋਂ ਦਰਮਿਆਨੇ ਆਕਾਰ ਦਾ, ਯਾਨੀ 6-15 ਮੀਟਰ ਉੱਚਾ ਹੁੰਦਾ 
ਹੈ। ਇਸ ਦਾ ਤਣਾ ਛੋਟਾ ਹੁੰਦਾ ਹੈ. ਪੌਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ, ਉਹ ਬਣਤਰ 'ਚ 
ਜੁੜਵੇਂ ਹੁੰਦੇ ਹਨ, ਹਰੇਕ ਪੌਤੇ ਵਿੱਚ 4-8 ਜੋੜੇ ਛੋਟੀਆਂ ਪੌਤੀਆਂ ਦੇ ਹੈਦੇ ਹਨ। ਇਹ ਪਤੀਆਂ 
5-12 ਸੈਂਟੀਮੀਟਰ ਲੰਮੀਆਂ ਹੁੰਦੀਆਂ ਹਨ ਅਤੇ ਇਸ ਤੋਂ ਲੋਗਭਗ ਦੋ-ਤਿਹਾਈ ਚੈੜੀਆਂ। 
ਮਾਰਚ ਤੋਂ ਮਈ ਦੇ ਮਹੀਨਿਆਂ ਦੇ ਦੋਰਾਨ ਸਾਰੇ ਪੋਤੇ ਝੜ ਜਾਂਦੇ ਹਨ ਅਤੇ ਇਸ ਪੌਤਰ- 
ਹੀਣਤਾ ਦੇ ਸਮੇਂ ਦੇ ਦੋਰਾਨ ਫੋਲ ਬਹੁਤ ਜ਼ਿਆਦਾ ਭਰਵੇਂ ਨਿੱਕਲਦੇ ਹਨ। ਉਹ ਲੰਮੀਆਂ- 
ਲੰਮੀਆਂ, ਹੇਠਾਂ ਨੂੰ ਲਮਕਦੀਆਂ ਫੁਂਲ-ਤੰਡੀਆਂ ਦੇ ਰੂਪ ਵਿੱਚ ਨਿਕਲਦੇ ਹਨ। ਡੰਡੀ ਦੇ ਮੋਢ 
ਦੇ ਨੌੜੇ ਵਾਲੇ ਫੁੱਲ ਪਹਿਲਾਂ ਖਿੜਦੇ ਹਨ। ਫੌਲ ਸ਼ੋਖ਼ ਜ਼ਰਦ ਰੈਗ ਦੇ, 3-5 ਸੈਂਟੀਮੀਟਰ ਆਕਾਰ 
ਦੇ ਹੁੰਦੇ ਹਨ। ਪੁੰਕੋਜਰ ਗਿਣਤੀ ਵਿੱਚ ਦਸ ਹੁੰਦੇ ਹਨ, ਤਿੰਨ ਲੰਮੇ, ਚਾਰ ਕੋਂਝ ਛੋਟੇ ਅਤੇ ਤਿੰਨ 
ਬਹੁਤ ਹੀ ਛੋਟੇ। ਸਿਰਫ਼ ਲੰਮੇ ਕੋਸਰ ਹੀ ਆਮ ਤੌਰ 'ਤੇ ਉਪਜਾਊ ਤੇ ਫਲ-ਦਾਇਕ ਹੌਦੇ 
ਹਨ। 

ਇਸ ਦਾ ਫਲ, ਸਾਡੀਆਂ ਪਹਾੜੀਆਂ ਉੱਤੇ ਇੰਕ ਅਤਿਅੰਤ ਉਘੜਵਾਂ ਦ੍ਰਿਸ਼ 
ਪੇਸ਼ ਕਰਦਾ ਹੈ। ਫਲ 50-60 ਸੈਂਟੀਮੀਟਰ ਲੰਮੀ ਅਤੇ 2-2.5 ਸੈਂਟੀਮੀਟਰ ਚੌੜੀ ਫਲੀ 
ਜਿਹੀ ਹੁੰਦਾ ਹੈ। ਇਹ ਫਲੀ ਪੌਕ ਜਾਣ 'ਤੇ ਕਾਲੀ ਜਾਂ ਲੌਂਗਭਗ ਕਾਲੇ ਰੰਗ ਦੀ ਹੋ ਜਾਂਦੀ 
ਹੈ ਜਿਸ ਉੱਤੇ ਬਹੁਤ ਸਾਰੀਆਂ ਆਡੀਆਂ ਲਕੀਰਾਂ ਹੁੰਦੀਆਂ ਹਨ, ਜੋ ਛਿਲਕੇ ਵਿਚੋਂ ਦੀ 
ਅੰਦਰਲੇ ਹਿੱਸਿਆਂ ਨੂੰ ਦਰਸਾਉਂਦੀਆਂ ਹਨ। ਫੁੱਲ ਪੈਣ ਤੋਂ ਕੁੱਝ ਚਿਰ ਪਹਿਲਾਂ, ਪੌਤਰ- 
ਹੀਣ ਰੋਂਖ ਵਾਕਈ ਇੰਕ ਵੇਖਣ-ਯੋਗ ਦ੍ਰਿਸ਼ ਪੇਸ਼ ਕਰਦਾ ਹੈ। ਰੁੱਖ ਦੀਆਂ ਸ਼ਾਖ਼ਾਂ ਉਤੇ 





ਚਿੱਤਰ 8. ਅਮਲਤਾਸ (ਕੋਸ਼ੀਆਂ ਫ਼ਿਸਟੂਲਾ ਲਿੰਨ) 


52 ਜਾਣ-ਪਛਾਣ ਰੁੱਖ 


ਸੋ ਕੁ ਫਲੀਆਂ ਲਮਕ ਰਹੀਆਂ ਹੁੰਦੀਆਂ ਹਨ। ਫਲੀ ਅੰਦਰੋ' ਕਈ ਨਿਯਮਿਤ ਕੋਸ਼ਾਂ ਵਿਚ 
ਵੰਡੀ ਹੋਈ ਹੁੰਦੀ ਹੈ। ਹਰੇਕ ਕੋਸ਼ ਦੀਆਂ ਸਮਾਨੰਤਰ ਵੰਡ ਦੀਵਾਰਾਂ ਹੁੰਦੀਆਂ ਹਨ ਅਤੇ 
ਉਸ ਵਿੱਚ ਇੱਕ ਚੋੜਾ-ਚਪਟਾ ਬੀਅ ਹੁੰਦਾ ਹੈ, ਜੋ ਵੰਡ-ਦੀਵਾਰ ਦੇ ਨਾਲ ਲੌਂਗਾ ਹੁੰਦਾ 
ਹੈ ਅਤੇ ਕਈ ਵਾਰੀ ਪਾਸਿਆਂ ਦੀਆਂ ਦੀਵਾਰਾਂ ਦੇ ਨਾਲ ਵੀ। ਐਦਰ ਇੰਕ ਕਾਲੇ ਰੰਗ 
ਦਾ ਮਿੰਠਾ=ਜਿਹਾ ਗੁਦਾ ਹੁੰਦਾ ਹੈ, ਜੋ ਅਕਸਰ ਹਲਕਾ ਜੁਲਾਬ ਲੈਣ ਲਈ ਵਰਤਿਆ 
ਜਾਂਦਾ ਹੈ। 


ਵੰਡ 

ਸਾਰਾ ਰੋਂਖ ਹੀ, ਪੌਤਿਆਂ ਜਾਂ ਫੁੱਲਾਂ ਵਿਚ ਹੋਣ 'ਤੋ, ਇੱਕ ਬੇਹੌਦ ਦਿਲਕਸ਼ ਦ੍੍‌ਸ਼ ਪੇਸ਼ 
ਕਰਦਾ ਹੈ। ਇਹੀ ਕਾਰਨ ਹੈ ਕਿ ਇਹ ਰੋਂਖ ਸਾਰੇ ਦੇਸ਼ ਵਿਚ, ਬਾਗ਼ਾਂ ਵਿੱਚ ਅਤੇ ਸੜਕਾਂ 
ਦੇ ਕੰਢੇ ਲਾਉਣ ਲਈ, ਬਹੁਤ ਹੀ ਹਰਮਨ-ਪਿਆਰਾ ਹੈ। ਬੰਬਈ ਵਿੱਚ 'ਲੈਬਰਨਮ ਰੋਡ' 
ਦਾ ਇਹ ਨਾਂ, ਇਸ ਕਰਕੇ ਰੌਖਿਆ ਗਿਆ ਸੀ, ਕਿਉਂਕਿ ਉਸ ਦੇ ਦੋਵਾਂ ਪਾਸਿਆਂ 'ਤੇ 
ਅਮਲਤਾਸ ਦੇ ਰੁੱਖਾਂ ਦੀਆਂ ਕਤਾਰਾਂ ਸਨ। ਦਿੱਲੀ, ਕਲੌਕਤਾ ਅਤੇ ਭਾਰਤ ਦੇ ਹੋਰ 
ਸ਼ਹਿਰਾਂ ਵਿੱਚ ਅਮਲਤਾਸ, ਗਰਮੀਆਂ ਦੇ ਮੋਸਮ ਵਿਚ, ਲੋਕਾਂ ਦੀ ਜ਼ਿੰਦਗੀ ਵਿੰਚ ਤਾਜ਼ਗੀ 
ਭਰਦਾ ਅਤੇ ਟਹਿਕ ਲਿਆਉਂਦਾ ਹੈ। ਆਪਣੇ ਜੌਗਲੀ ਰੂਪ ਵਿਚ, ਅਮਲਤਾਸ, ਟਾਪੁਹਾਰ 
ਭਾਰਤ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਖ਼ਾਸ ਤੌਰ 'ਤੇ ਪਹਾੜੀ ਪੌਤਝੜੀ ਵਣਾਂ ਵਿਚ ਆਮ 
ਮਿਲਦਾ ਹੈ। 


ਖੇਤੀ 

ਅਮਲਤਾਸ ਦਾ ਪੋਦਾ ਬੀਅ ਬੀਜ ਕੇ, ਸਹਿਜੇ ਹੀ ਉਗਾਇਆ ਜਾ ਸਕਦਾ ਹੈ। ਭਾਵੇ' ਕਿ 
ਕੁਝ ਬਾਗਬਾਨਾਂ ਨੂੰ ਬੀਅ ਉਗਾਉਣ ਵਿਚ ਮੁਸ਼ਕਿਲ ਪੇਸ਼ ਆ ਸਕਦੀ ਹੈ। ਕਈ ਬੀਜ 
ਅੰਕੁਰਿਤ ਹੋਣ 'ਚ, ਸਾਲ ਤੋ' ਵੀ ਵੱਧ ਸਮਾਂ ਲਾ ਦਿੰਦੇ ਹਨ । ਜੋ ਬੀਜ ਗਮਲਿਆਂ ਵਿਚ 
ਬੀਜੇ ਜਾਣ ਅਤੇ ਉਹਨਾਂ ਨੂੰ ਖ਼ੂਬ ਪਾਣੀ ਦਿੱਤਾ ਜਾਂਦਾ ਰਹੇ, ਤਾਂ ਉਹ ਜ਼ਿਆਦਾ ਸੋਖ ਨਾਲ 
ਅੰਕੁਰਿਤ ਹੋ ਜਾਂਦੇ ਹਨ। ਪਨੀਰੀ ਮੋਨਸੂਨ ਦੇ ਸ਼ੁਰੂ ਵਿੱਚ, ਪਟ ਕੇ ਠੀਕ ਥਾਂ 'ਤੇ ਲਾਈ 
ਜਾ ਸਕਦੀ ਹੈ। 


ਵਰਤੋਂ 
ਅਮਲਤਾਸ ਦਾ ਰੁੱਖ ਬਹੁਤ ਸਜਾਵਟੀ ਹੁੰਦਾ ਹੈ ਅਤੇ ਇਹ ਆਪਣੇ ਖ਼ੂਬਸੂਰਤ ਫੁਲਾਂ ਦੀ 
ਖ਼ਾਤਿਰ ਉਗਾਇਆ ਜਾਂਦਾ ਹੈ। ਇਸ ਦੇ ਹੋਰ ਲਾਭ, ਇਸ ਰੌਂਖ ਨੂੰ ਦੇਸ਼ ਦੇ ਅਰਥਚਾਰੇ 
ਵਿਚ, ਇੰਕ ਅਹਿਮ ਰੋਂਖ ਬਣਾਉਂਦੇ ਹਨ। ਇਸ ਦੀ ਲੈਂਕੜੀ ਪੋਕੀ ਤੋ ਪਾਇਦਾਰ ਹੁੰਦੀ 
ਹੈ। ਇਸ ਦੇ ਫੁੱਲਾਂ ਨੂੰ, ਭਾਰਤ ਦੇ ਕੁੱਝ ਪਹਾੜੀ ਕਬੀਲੇਂ, ਸਬਜ਼ੀ ਦੇ ਤੌਰ 'ਤੇ ਵਰਤਦੇ 
ਹਨ। ਫਲ ਦਾ ਗੁੱਦਾ, ਹਲਕਾ ਜੁਲਾਬ ਲੈਣ ਦੇ ਕੰਮ ਆਉਂਦਾ ਹੈ। ਇਸ ਦੀ ਜੜ੍ਹ 
ਤਾਕਤਬਖ਼ਸ਼ ਦਵਾ ਵਜੋਂ ਅਤੇ ਬੁਖ਼ਾਰ ਹਟਾਉਣ ਲਈ ਵਰਤੀ ਜਾਂਦੀ ਹੈ। 

ਇਸ ਦੇ ਵਾਸਤਵਿਕ ਜਾਂ ਫ਼ਰਜ਼ੀ ਦਵਾ-ਦਰਮਲੀ ਗੁਣਾਂ ਕਰਕੇ, ਅਮਲਤਾਸ ਦੇ 
ਜ਼ੁਂਖ ਨੂੰ. ਭਾਰਤ ਦੇ ਕਈ ਹਿੱਸਿਆਂ ਵਿੱਚ ਬਹੁਤ ਨੁਕਸਾਨ ਸਹਿਣਾ ਪੈਂਦਾ ਹੈ। ਇਸ ਦੇ 
ਤਣੇ ਤੋ' ਛਿੱਲ ਦੇ ਕਈ ਟੁਕੜੇ ਲਾਹ ਲਏ ਜਾਂਦੇ ਹਨ। ਉਸ ਥਾਂ 'ਤੇ ਬੋਦਨੁਮਾ ਛਾਲੇ 
ਜਿਹੇ ਉੱਭਰ ਆਉਂਦੇ ਹਨ ਅਤੇ ਰੁਖ ਬਹੁਤ ਹੀ ਤਰਸ-ਯੋਗ ਦ੍ਰਿਸ਼ ਪੇਸ਼ ਕਰਦਾ ਹੈ। ਸਾਡੇ 


ਜੰਗਲਾਂ ਸ੍ਰੂ ਤੋ 


ਸ਼ਹਿਰਾਂ-ਕਸਬਿਆਂ ਦੀਆਂ ਗਲੀਆਂ-ਸੜਕਾਂ ਦੇ ਨਾਲ-ਨਾਲ ਲਾਏ ਅਮਲਤਾਸ ਦੇ ਰੁੱਖਾਂ 
ਦਾ ਇਹੀ ਹਾਲ, ਇਹੀ ਹਸ਼ਰ ਹੁੰਦਾ ਹੈ। 


11. ਜੰਗਲੀ ਸਰੂ 


ਕੈਸ਼ੁਰਾਈਨਾ ਈਕਵੀਮਿਟੀਫ਼ੋਲੀਆ ਫ਼ੌਰਸਟ 
(ਕੁਲ : ਕੈਸੂਰੀਨੌਸੀ) 


ਅੰਗਰੇਜ਼ੀ - ਬੀਫ਼ਵੁਂਡ ਟੀ, ਕੈਸੂਰਾਈਨਾ, ਮਰਾਠੀ - ਸੁਰਾ, ਤਾਮਿਲ - 


ਜੌਗਲੀ ਸਰੂ ਚਿਟਾਗਾਂਗ ਤੋਂ' ਲੈ ਕੇ. ਸਾਹਿਲੀ ਇਲਾਕਿਆਂ ਦੇ ਨਾਲ-ਨਾਲ, ਹਿੰਦ ਮਹਾਸਾਗਰ 
ਦੇ ਟਾਪੂਆਂ ਵਿਚੋ' ਦੀ ਹੁੰਦਾ ਹੋਇਆ, ਪੂਰਬ ਵਲ ਨੂੰ. ਸ਼ਾਂਤ ਮਹਾਂਸਾਗਰ ਦੇ ਜਜ਼ੀਰਿਆਂ ਅਤੇ 
ਆਸਟਰੇਲੀਆ 'ਚ ਕੁਈਨਜ਼ਲੈਂਡ ਤੌਕ, ਮੂਲ ਰੌਂਖ ਦੇ ਰੂਪ ਵਿਚ ਹੁੰਦਾ ਹੈ। ਭਾਰਤ ਦੇ ਕਈ 
ਸਾਹਿਲੀ ਜ਼ਿਲ੍ਹਿਆਂ ਵਿੱਚ, ਇਸ ਦੀ ਕਾਸ਼ਤ ਕੀਤੀ ਜਾਂਦੀ ਹੈ। ਸਭ ਤੋ' ਪਹਿਲਾਂ, ਇਸ ਰੌਂਖ 
ਦੀ ਕਾਸ਼ਤ, ਕਲਕੌਤੇ ਦੇ ਸ਼ਾਹੀ ਬਨਸਪਤ-ਬਾਗ ਵਿੱਚ, 1798 ਵਿੱਚ ਫ਼ਰਾਂਸਿਸ ਹੈਮਿਲਟਨ 
ਨੇ ਕੀਤੀ ਸੀ। ਉਹ ਇਸ ਦਾ ਪੋਦਾ ਚਿਟਾਗਾਂਗ ਤੋਂ ਲਿਆਇਆ ਸੀ ।ਇਸ ਰੌਂਖ ਦੇ ਵਿਸਤ੍ਰਿਤ 
ਵਿਸ਼ਾਲ ਬਾਗ਼ ਮਦਰਾਸ ਤੋਂ' ਪੂਰਬੀ ਸਾਹਿਲ 'ਤੇ ਪੁਰੀ-ਤੌਕ ਅਤੇ ਉੱਤਰੀ ਕਨਾਰਾ, 
ਰਤਨਾਗਿਰੀ ਅਤੇ ਉੱਤਰ ਵਲ ਨੂੰ. ਬੰਬਈ ਤੋਂ' ਪਰ੍ਹੇ ਤੌਕ. ਪੌਛਮੀ ਸਾਹਿਲ ਦੇ ਨਾਲ ਨਾਲ 
ਵੈਖੇ ਜਾ ਸਕਦੇ ਹਨ । 'ਈਕਵੀਸਿਟੀਫ਼ੋਲੀਅਮ' ਇਸ ਰੁੱਖ ਦੇ ਪੌਤਿਆਂ ਦੇ ਰੂਪ-ਆਕਾਰ 
ਵਲ ਇਸ਼ਾਰਾ ਕਰਦਾ ਹੈ। ਆਸਟਰੇਲੀਆਈ ਨਾਂ 'ਬੀਫ਼-ਵੋਂਡ' ਸਜੀਵ ਰੋਂਖ ਦੀ ਲੌਂਕੜੀ 
ਦੇ, ਕੌਚੇ ਮਾਸ ਵਰਗੇ ਰੰਗ ਵਲ ਸੰਕੇਤ ਕਰਦਾ ਹੈ, ਜਦ ਕਿ ਲੌਂਕੜੀ ਤੋ' ਛਿੱਲ ਲਾਹ ਦਿੱਤੀ 
ਗਈ ਹੋਵੇ ।ਕੈਸੂਰਾਈਨਾ ਨਾਂ ਦਾ ਨਿਕਾਸ ਲਾਤੀਨੀ ਕੈਸੂਰੀਅਸ' ਤੋਂ ਹੋਇਆ ਦੌਸਿਆ ਜਾਂਦਾ 
ਹੈ, ਜੋ ਇਸ ਰੁੱਖ ਦੀਆਂ ਸ਼ਾਖ਼ਾਂ ਦੀ ਖੰਭਾਂ ਨਾਲ ਸਮਾਨਕੂਪਤਾ ਵਲ ਸੰਕੇਤ ਕਰਦਾ ਹੈ।" 


ਵਰਣਨ 

ਇਹ ਇੱਕ ਕਾਫ਼ੀ ਵੱਡਾ ਸਾਰਾ, ਸਦਾ-ਬਹਾਰ ਰੌਖ ਹੁੰਦਾ ਹੈ ਜੋ ਬਹੁਤ ਤੇਜ਼ੀ ਨਾਲ ਵਧਦਾ 
ਹੈ ਅਤੇ 30 ਮੀਟਰ ਤੌਕ ਜਾਂ ਉਸ ਤੋਂ ਵਧੈਰੇ ਉੱਚਾ ਚਲਿਆ ਜਾਂਦਾ ਹੈ। ਰੋਂਖ ਦੀਆਂ ਚੋਬੀ 
ਸ਼ਾਖ਼ਾਂ ਦੇ ਅਖ਼ੀਰ 'ਤੇ, ਹਰੇ-ਹਰੇ ਖੋਭਦਾਰ ਪਤੇ ਜਿਹੇ ਹੁੰਦੇ ਹਨ, ਪਾਸਿਆਂ 'ਤੇ ਕਈ ਨਿੱਕੀਆਂ 
ਨਿੱਕੀਆਂ ਸ਼ਾਖ਼ਾਂ-ਟਹਿਣੀਆਂ ਹੁੰਦੀਆਂ ਹਨ, ਜਿਹਨਾਂ ਉੱਤੇ, ਗੌਠਾਂ ਤੇ ਕਈ ਨਿਕੋ-ਨਿੱਕੇ ਛੋੜ 
ਜਾਂ ਚਾਨੋ ਜਿਹੇ ਹੁੰਦੇ ਹਨ। ਇਹ ਛੌੜ ਜਿਹੇ ਹੀ, ਇੰਕ ਤਰ੍ਹਾਂ ਨਾਲ, ਇਸ ਰੁੱਖ ਦੇ ਪੌਤੇ ਹੁੰਦੇ 
ਹਨ । ਆਮ ਤੌਰ 'ਤੇ, ਵੇਖਣ 'ਚ ਸਰੂ, ਚੀਲ੍ਹ ਦੇ ਰਖ ਵਰਗਾ ਹੀ ਜਾਪਦਾ ਹੈ, ਭਾਵੇਂ ਕਿ ਚੀਲ੍ਹ 
ਦੀਆਂ ਸੂਈਆਂ ਅਮੂਮਨ ਜੰਗਲੀ ਸਰੂ ਦੀਆਂ ਹਰੀਆਂ- ਹਰੀਆਂ ਉਪ-ਸ਼ਾਖ਼ਾਂ ਨਾਲੋਂ ਛੋਟੀਆਂ 
ਹੁੰਦੀਆਂ ਹਨ। ਫੁੱਲ ਅਪਰਗਟ-ਜਿਹੇ ਹੀ ਹੁੰਦੇ ਹਨ. ਇੱਕ ਲਿੰਗੀ। ਨਰ-ਫੁਂਲ ਸਿਰੇ ਦੀਆਂ 
ਵੇਲਣਹਾਰ ਡੰਡੀਆਂ 'ਤੇ ਹੁੰਦੇ ਹਨ, ਹਰੇਕ ਫੁਲ 'ਤੇ ਇੱਕ ਕੇਸਰ ਅਤੇ ਦੋ ਛਿਲਕੇ ਹੁੰਦੇ ਹਨ। 
ਮਾਦਾ-ਫੁਂਲ ਛੋਟੇ-ਛੋਟੇ, ਗੋਲ-ਗੋਲ ਤਿਕੋਨੇ ਆਕਾਰਾਂ ਅੰਦਰ ਹੁੰਦੇ ਹਨ, ਜੋ ਕਿ ਪੋੌਕ ਜਾਣ 


24 ਜਾਣੇ-ਪਛਾਣੇ ਰੁੱਖ 


'ਤੋ ਕਾਠਹਾਰ ਹੋ ਜਾਂਦੇ ਹਨ। ਬੀਅ ਬਹੁਤ ਛੋਟੇ-ਛੋਟੇ ਤੇ ਪਰਦਾਰ ਹੁੰਦੇ ਹਨ ਅਤੇ ਬਹੁਤ 
ਜ਼ਿਆਦਾ ਗਿਣਤੀ ਵਿੱਚ ਪੈਂਦੇ ਹਨ। 

ਵਰਤੋ 

ਇਸ ਦੀ ਲੌਂਕੜੀ ਪੌਕੀ ਹੁੰਦੀ ਹੈ ਪਰ ਭਾਰਤ ਵਿਚ ਉਹ ਤਰਖਾਣੇ ਕੌਮ ਲਈ ਨਹੀਂ ਵਰਤੀ 
ਜਾਂਦੀ। ਇਹ ਖਾਣਾਂ ਵਿਚ ਵਰਤੇ ਜਾਣ ਲਈ ਵਧੀਆ ਢੇਹ ਬਣਦੀ ਹੈ ਅਤੇ ਬਹੁਤ ਵਧੀਆ 
ਬਾਲਣੀ ਲੌਕੜ ਹੈਂਦੀ ਹੈ। ਸਮੁੰਦਰ ਦੇ ਨੇੜੇ, ਜ਼ਮੀਨ ਦੇ ਸੁਧਾਰ ਲਈ, ਇਹ ਰੋਂਖ ਬੜੀ 
ਸਫ਼ਲਤਾ ਸਹਿਤ ਵਰਤਿਆ ਗਿਆ ਹੈ, ਜਿੱਥੇ ਕਿ ਇਹ ਨਾਲ ਹੀ ਹਵਾ ਦੀ ਬਹੁਤ ਵਧੀਆ 
ਰੋਕ ਦਾ ਕੰਮ ਵੀ ਦਿੰਦਾ ਹੈ। ਕੁਂਝ ਸਮੇ ਬਾਅਦ ਉਸ ਇਲਾਕੇ ਵਿੱਚ ਹੋਰ ਅਤੇ ਵੇਧੇਰੇ 
ਲਾਭੁਕਾਰੀ ਰੁੱਖ ਲਾਏ ਜਾ ਸਕਦੇ ਹਨ। ਸਰੂ ਬਾਗ਼ਾਂ ਵਿਚ ਲਾਉਣ ਲਈ ਇੱਕ ਵਧੀਆ 
ਰੋਂਖ ਹੈ, ਜਿਸ ਬਾਰੇ ਬੈੱਨਥਾਲ ਨੇ “ਕਲਕੌਤੇ ਦੇ ਰਖ ਵਿਚ ਲਿਖਿਆ ਹੈ। "ਇਸਦੀਆਂ 
ਅਨਗਿਣਤ ਪਤਲੀਆਂ-ਪਤਲੀਆਂ ਸ਼ਾਖ਼ਾਂ ਵਿਚੇ ਦੀ ਹਲਕੇ-ਹਲਕੇ ਹਾਉਕੇ ਭਰਦੀ ਹਵਾ 
ਦੀ ਸਰ-ਸਰਾਹਟ ਬਹੁਤ ਸੁਖਾਵੀਂ ਲੌਗਦੀ ਹੈ, ਜੋ ਦੂਰ ਪੜ੍ਹੇ ਸਾਹਿਲ 'ਤੇ, ਸਮੁੰਦਰ ਦੇ 
ਸ਼ੋਰ ਦਾ ਚੇਤਾ ਕਰਾਉਂਦੀ ਹੈ ਅਤੇ ਇਸ ਦੇ ਹਲਕੇ-ਹਲਕੇ ਖੁੰਲ੍ਹੋ-ਖੁਲ੍ਹੇ ਪੋਤੇ, ਜ਼ਿਆਦਾਤਰ 
ਤਪਤ-ਖੌਡੀ ਰੁੱਖਾਂ ਦੀ ਗੂੜ੍ਹੀ ਹਰਿਆਲੀ ਤੋ' ਇੱਕ ਸੁਖਾਵੇਂ ਪਰਿਵਰਤਨ ਦੇ ਪ੍ਰਤੀਕ ਹਨ।” 
ਕੁੱਝ ਅਣਪਛਾਤੇ ਕਾਰਨਾਂ ਕਰਕੇ ਪੋਛੀ ਸਰੂ ਨੂੰ ਪਸੰਦ ਕਰਦੇ ਨਹੀਂ ਜਾਪਦੇ। ਇਸ ਲਈ 
ਜੈ ਤੁਸੀਂ ਆਪਣੇ ਬਾਗ਼ ਬ੍ਗ਼ੀਚੇ ਵਿੱਚ ਪੈਛੀਆਂ-ਜਨੌਰਾਂ ਦੀ ਚਹਿਕ ਸੁਣਨੀ ਚਾਹੁੰਦੇ ਹੋ 
ਤਾਂ ਸਰੂ ਦੇ ਨਾਲ ਹੋਰ ਰੁੱਖ ਵੀ ਲਾਉ । 


ਖੇਤੀ 


ਜ਼ਖ਼ੀਰੇ ਵਿੱਚ ਇੱਕ ਕਿਆਰੀ ਬਣਾ ਕੇ ਤਾਜ਼ਾ ਬੀਅ ਬੀਜ ਦਿਓ। ਕਿਆਰੀ ਵਿੱਚ ਪਾਣੀ 
ਖੜਾ ਨਹੀਂ ਹੋਣਾ ਚਾਹੀਦਾ । ਇਹ ਰੁੱਖ ਚੀਕ੍ਹਣੀ ਮਿੱਟੀ ਵਿਚ ਚੰਗਾ ਨਹੀਂ ਹੁੰਦਾ। ਪੋਦ ਜਦੋਂ 
ਇੰਕ ਸਾਲ ਦੀ ਹੋ ਜਾਵੇ, ਤਾਂ ਉਸਨੂੰ ਪੁੰਟ ਕੇ ਠੀਕ ਥਾਂ 'ਤੇ ਲਾ ਦੇਣਾ ਚਾਹੀਦਾ ਹੈ। ਪੋਦੇ 
ਖੁਲ੍ਹੀ ਥਾਂ 'ਤੇ ਲਾਉਣੇ ਚਾਹੀਦੇ ਹਨ, ਕਿਉਂਕਿ ਉਹ ਛਉਰ ਪ੍ਰਤਿ ਬੜੇ ਸੰਵੇਦਨਸ਼ੀਲ ਹੁੰਦੇ 
ਹਨ। ਦਸ ਸਾਲ ਬਾਅਦ ਸਰੂ ਦੇ ਰੁੱਖ ਬਾਲਣ ਲਈ ਵੱਢ ਲੈਣੇ ਚਾਹੀਦੇ ਹਨ। ਪੰਜਾਹ 
ਸਾਲ ਦੇ ਹੋ ਜਾਣ ਤੋ' ਪਹਿਲਾਂ-ਪਹਿਲਾਂ ਉਹਨਾਂ ਨੂੰ ਕੋਟ ਕੇ ਖ਼ਤਮ ਕਰ ਦੇਣਾ ਚਾਹੀਦਾ 
ਹੈ। ਪੁਰਾਣੇ ਰੱਖਾਂ ਨੂੰ ਇੱਕ ਤਰ੍ਹਾਂ ਦੀ ਫਫੂੰਦੀ ਦੀ ਲਾਗ ਲੌਂਗ ਜਾਂਦੀ ਹੈ, ਜਿਸ ਨਾਲ ਪੋਦੇ 
ਦੀਆਂ ਜਲ-ਵਾਹਿਕ ਨਾੜਾਂ ਰੌਂਕ ਜਾਂਦੀਆਂ ਹਨ, ਜਿਸ ਨਾਲ ਤਣੇ 'ਤੇ ਗੰਭੀਰ ਕਿਸਮ 
ਦੈ ਵਿਗਾੜ ਪੈਦਾ ਹੋ ਜਾਂਦੇ ਹਨ ਅਤੇ ਅਖ਼ੀਰ ਰੋਂਖ ਮਰ ਹੀ ਜਾਂਦਾ ਹੈ। ਭਾਵੇਂ ਸਰੂ ਇੰਕ 
ਸਾਹਿਲੀ ਰੁੱਖ ਹੈ, ਪਰ ਇਹ ਟਾਪੂਹਾਰ ਭਾਰਤ ਦੇ ਵਧੇਰੇ ਹਿੱਸਿਆਂ ਵਿੱਚ, ਸੜਕਾਂ-ਰਸਤਿਆਂ 
ਦੇ ਨਾਲ-ਨਾਲ ਲਾਏ ਜਾਣ ਵਾਲੇ ਰੁੱਖ ਵਜੋਂ ਸਫ਼ਲਤਾ-ਸਹਿਤ ਲਾਇਆ ਜਾਂਦਾ ਹੈ, ਪਰ 
ਜੇ ਤੁਸੀਂ ਇਸ ਰੁੱਖ ਨੂੰ ਪੂਰੀ ਛਬ-ਸ਼ਾਨ ਵਿੱਚ ਵੇਖਣਾ ਹੋਵੇ, ਤਾਂ ਤੁਹਾਨੂੰ ਭਾਰਤ ਦੇ ਸਮੁੰਦਰੀ 
ਸਾਹਿਲ 'ਤੇ ਜਾਣਾ ਪਏਗਾ। 


12. ਟਾਹਲੀ 


ਡੈਲਬਰਜੀਆ ਲੈਟੀਫੌਲੀਆ ਰੌਕਸਬ 
(ਕੁਲ : ਪੈਪੀਲੀਉਨੇਸੀ) 


ਅੰਗਰੇਜ਼ੀ - ਬੰਬੇ ਰੋਜ਼ਵੁੰਡ, ਬੰਬੇ ਬਲੈਕ ਵੁੱਡ, ਹਿੰਦੀ - ਸ਼ੀਸ਼ਮ, ਬੰਗਾਲੀ - ਸੀਤਰਲ, 
ਕੰਨੜ - ਬੀਟੀ, ਮਰਾਠੀ - ਸ਼ੀਸ਼ਮ, ਤਾਮਿਲ - ਇਤੀ, ਐਰੀਵਾਦੀ। 


ਨਾਂ 


ਜਾਤੀਗਤ ਨਾਂ ਡੈਲਬਰਜੀਆ' ਪਿਛਲੋਰੀ 18ਵੀਂ ਸਦੀ ਅਤੇ ਆਰੰਭੁਕ 19ਵੀਂ ਸਦੀ ਵਿਚ 
ਹੋਏ ਸਵੀਡਨ ਦੇ ਇੰਕ ਬਨਸਪਤ-ਵਿਗਿਆਨੀ. ਐੱਨ ਡਲਬਰਗ ਦੀ ਯਾਦ ਦਿਵਾਉਂਦਾ 
ਹੈ। 'ਲੈਟੀਫ਼ੋਲੀਆ' ਦਾ ਅਰਥ ਹੈ. ਚੌੜੇ ਪੋਤਿਆਂ ਵਾਲਾ ।' 

ਵੰਡ 

ਟਾਹਲੀ ਦਾ ਰੁੱਖ ਹਿਮਾਲਾ ਪਰਬਤ ਦੀਆਂ ਨੀਵੀਆਂ ਪਹਾੜੀਆਂ ਤੋਂ ਲੈ 
ਕੇ ਕੇਂਦਰੀ ਅਤੇ ਦੌਖਣੀ ਭਾਰਤ ਤੌਕ ਦਾ ਮੂਲ ਅਤੇ ਮੁਕਾਮੀ ਰੁੱਖ ਹੈ। ਇਹ ਪਹਾੜੀ 
ਹਿੱਸਿਆਂ ਵਿੱਚ ਵਧੇਰੇ ਆਮ ਹੁੰਦਾ ਹੈ। ਇਹ 1500 ਮੀਟਰ ਦੀ ਉਚਾਈ ਤੌਕ ਹੋ ਜਾਂਦਾ 
ਹੈ। ਕੇਂਦਰੀ ਅਤੇ ਪਛਮੀ ਭਾਰਤ ਦੇ ਖੁੱਲ੍ਹੇ-ਵਿਸ਼ਾਲ ਪੋਤਝੜੀ ਵਣਾਂ ਵਿਚ. ਇਹ ਰੁੱਖ ਛੋਟਾ 
ਅਤੇ ਵਿੰਗ-ਤੜਿੰਗਾ ਹੁੰਦਾ ਹੈ ਅਤੇ ਮੁਸ਼ਕਿਲ ਨਾਲ 10 ਮੀਟਰ ਉੱਚਾ ਹੁੰਦਾ ਹੈ। ਦੌਖਣੀ 
ਭਾਰਤ ਦੇ ਵਧੇਰੇ ਨਮੀ ਵਾਲੇ ਖੇਤਰਾਂ ਵਿੱਚ, ਇਹ ਕਾਫ਼ੀ ਵੌਡਾ ਹੋ ਜਾਂਦਾ ਹੈ। ਉਥੇ 25 
ਮੀਟਰ ਉੱਚੇ ਰੁੱਖ ਆਮ ਹੁੰਦੇ ਹਨ। 35 ਮੀਟਰ ਤੋਂ ਉਪਰ ਉੱਚੇ ਰੌਂਖ ਵੀ ਕਦੇ-ਕਦੇ 
ਵੇਖਣ ਨੂੰ ਮਿਲਦੇ ਹਨ। 


ਵਰਣਨ 


ਛੋਟੇ ਤੋ' ਲੈ ਕੇ ਕਾਫ਼ੀ ਵੱਡਾ ਹੋ ਜਾਣ ਵਾਲੋਂ ਇਸ ਰ੍ਰੌੱਖ ਦੀਆਂ ਸ਼ਾਖ਼ਾਂ ਫੈਲਰਵੀਆਂ ਹੁੰਦੀਆਂ 
ਹਨ। ਉੱਪਰ ਇੱਕ ਛਾਂਦਾਰ ਛਤਰ ਜਿਹਾ ਬਣ ਜਾਂਦਾ ਹੈ। ਇਸ ਰੁੱਖ ਨੂੰ ਪੇਤਝੜੀ ਰੁੱਖ 
ਆਖਿਆ ਜਾਂਦਾ ਹੈ ਪਰ ਇਹ ਕਿਸੇ ਸਮੇਂ' ਵੀ ਪੂਰੀ ਤਰ੍ਹਾਂ ਪੌਤਰ-ਹੀਣ ਨਹੀਂ ਹੁੰਦੇ। ਪੋਤੇ 
ਆਮ ਤੌਰ 'ਤੇ ਸਿਆਲ ਦੇ ਅਖ਼ੀਰ ਵਿੱਚ ਝੁੜਦੇ ਹਨ। ਪਤੇ ਇੱਕ ਕੇਂਦਰੀ ਡੰਡੀ 'ਤੇ. ਦੋਵਾਂ 
ਪਾਸਿਆਂ ਤੇ, ਏਧਰ-ਉਧਰ ਨਿੱਕਲਦੇ ਹਨ ਇੱਕ ਡੰਡੀ ਤੇ 5-7 ਪੌਤੀਆਂ ਨਿਕਲਦੀਆਂ 
ਹਨ, ਜੋ ਕੁਂਝ ਘੋਟ ਕੁਝ ਵੇਧ ਗੋਲ-ਜਿਹੀਆਂ ਤੇ ਮਜ਼ਬੂਤ ਹੁੰਦੀਆਂ ਹਨ, ਉਪਰੋਂ ਹਰੀਆਂ 
ਅਤੇ ਹੇਠੋਂ ਪੀਲੀਆਂ । ਫੁਲ ਸਫ਼ੈਦ ਰੰਗ ਦੇ ਹੁੰਦੇ ਹਨ, ਜੇ ਵੇਖਣ ਨੂੰ ਬਹੁਤ ਹੌਦ ਤੱਕ 
'ਪੱਗਾਮੀਆ' ਦੇ ਫੁੱਲਾਂ ਵਰਗੇ ਹੁੰਦੇ ਹਨ ਅਤੇ ਪੌਤਿਆਂ ਦੀਆਂ ਡੰਡੀਆਂ 'ਤੇ ਢਿੱਲੇ-ਢਿੱਲੇ 
ਗੁੱਛਿਆਂ ਵਿਚ ਲੌਂਗਦੇ ਹਨ। ਫਲ ਬੋਧਰੀ-ਨੁਮਾ ਜਾਂ ਪੌਤਰੀ ਜਿਹੀ ਇੰਕ ਪਤਲੀ ਚਪਟੀ 
ਫਲੀ ਹੁੰਦਾ ਹੈ, ਜਿਸ ਵਿੱਚ 1-3 ਬੀਅ ਹੁੰਦੇ ਹਨ। ਰੁੱਖ ਨੂੰ ਫੁੱਲ ਗਰਮ ਮੋਸਮ ਵਿੱਚ ਪੈਂਦੇ 


26 ਜਾਣ-ਪਛਾਣ ਰੁੱਖ 


ਹਨ ਅਤੇ ਫਲ ਮੌਨਸੂਨ ਆਉਣ ਤਕ ਰੁੱਖ ਉੱਤੇ ਕਈ ਮਹੀਨੇ ਰਹਿੰਦੇ ਹਨ। 


ਵਰਤੋਂ 

ਟਾਹਲੀ ਦੇ ਰੁਖ ਦੀ ਲੱਕੜੀ, ਭਾਰਤ ਵਿਚ ਸੋਭ ਤੋ ਵੌਡਮੁਲੀ ਇਮਾਰਤੀ ਲੌਕੜੀ ਦੇ 
ਤੌਰ 'ਤੇ ਪ੍ਰਸਿੱਧ ਹੈ। ਵਪਾਰਕ ਖੇਤਰ ਵਿੱਚ ਇਹ 'ਟਾਹਲੀ ਦੀ ਲੌਕੜ' ਜਾਂ 'ਕਾਲੀ ਲੌਕੜ' 
ਵਜੋਂ ਜਾਣੀ ਜਾਂਦੀ ਹੈ। 'ਦੀ ਇੰਡੀਅਨ ਫ਼ਾਰੈੱਸਟਰ' ਨਾਮਿਕ ਰਸਾਲੋ ਵਿਚ ਹਾਲ ਹੀ ਵਿੱਚ 
ਪ੍ਰਕਾਸ਼ਿਤ, ਇੰਕ ਟਿੱਪਣੀ ਵਿੱਚ ਡੀ. ਜੀ. ਵੈਸਲੀ ਸੂਚਨਾ ਦਿੰਦਾ ਹੈ ਕਿ ਇਸ ਕੌਂਖ ਦੀ 
ਇੱਕ 63.7 ਘਣ ਫੁਂਟ ਗੈਲੀ 23059.40 ਰੁਪਏ ਦੀ ਵਿਕੀ ਸੀ, ਜੋ 362.00 ਰੁਪਏ ਫ਼ੀ 
ਘਣ ਫੋਂਟ ਦੀ ਦਰ ਬਣਦੀ ਹੈ। ਮੇਰੇ ਖ਼ਿਆਲ ਵਿੱਚ ਇਹ ਭਾਰਤ ਵਿਚ ਹੁਣ ਤੋਕ ਵਿਕਣ 
ਵਾਲੀ ਕਿਸੇ ਵੀ ਕਿਸਮ ਦੀ ਲੈਂਕੜ ਦਾ ਸੋਭ ਤੋਂ ਵੌਧ ਮੁਲ ਹੈ। “(ਇੰਡੀਅਨ ਫ਼ਾਰੈੱਸਟਰ. 
89 : 462, 1963) ! ਜੀ. ਵਾਟ ਇਸ ਰੁੱਖ ਦੀ ਲੱਕੜੀ ਬਾਰੇ ਆਖਦਾ ਹੈ : “ਲੌਕੜੀ ਭਾਰਤ 
ਵਿੱਚ ਸੈਭ ਤੋਂ ਵੇਡਮੁਲੀਆਂ ਲੌਕੜੀਆਂ ਵਿੱਚੋਂ ਇੱਕ ਹੈ। ਇਹ ਬਹੁਤ ਮਜ਼ਬੂਤ. ਬਹੁਤ ਪੌਕੀ, 
ਦਾਣੇਦਾਰ ਅਤੇ ਊਂਦੇ ਕਾਲੇ ਰੰਗ ਦੀ ਹੁੰਦੀ ਹੈ। ਇਸ 'ਤੋ ਰੰਗ-ਰੋਗਨ ਤੋ ਪਾਲਿਸ਼ ਸ਼ੂਬ 
ਨਿੱਖਰਦਾ ਹੈ। ਇਸ ਨੂੰ ਸੋਭ ਤੋਂ ਵਧੀਆ ਇਮਾਰਤੀ ਲੌਂਕੜੀ ਮੰਨਿਆ ਗਿਆ ਹੈ। 


ਖੇਤੀ 

ਚੌਗੇ ਜਲ-ਨਿਕਾਸ ਵਾਲੀ ਕਿਆਰੀ ਵਿੱਚ. ਤਾਜ਼ੋ ਬੀਅ ਬੀਜ ਦਿਉ. ਕਿਉਂਕਿ ਤਾਜ਼ੇ ਬੀਆਂ 
ਦੀ ਪ੍ਰਤੀਸ਼ਤ ਪੁੰਗਰਨ ਅਧਿਕ ਹੁੰਦੀ ਹੈ। ਪੋਦ ਨੂੰ. ਮੋਨਸੂਨ ਦੇ ਸ਼ੁਰੂ ਵਿਚ ਪੁਂਟ ਕੇ. ਠੀਕ 
ਥਾਂ 'ਤੇ ਲਾ ਦਿਉ। ਪਹਿਲੋ-ਪਹਿਲ ਪੋਦਿਆਂ 'ਤੇ, ਥੋੜ੍ਹੀ-ਥੋੜ੍ਹੀ ਛਾਂ ਕਰ ਦਿਉ । ਮਗਰੋਂ 
ਜਾ ਕੇ ਉਹਨਾਂ ਨੂੰ ਪੂਰੀ ਖੁੱਲ੍ਹੀ ਰੌਸ਼ਨੀ ਤੋਂ ਲਾਭ ਮਿਲਦਾ ਹੈ । ਇਹ ਰੁੱਖ ਚੰਗੇ ਜਲ-ਨਿਕਾਸ 
ਵਾਲੀ ਨਮੀਦਾਰ ਭੂਮੀ ਵਿੱਦ, ਸੋਭ ਤੋ ਵਧੀਆ ਹੁੰਦਾ ਹੈ, ਪਰ ਮਾੜੀਆਂ ਖ਼ੁਸ਼ਕ ਜ਼ਮੀਨਾਂ 
ਵਿਚ ਵੀ ਹੋ ਜਾਂਦਾ ਹੈ। ਇਹ ਰੁਂਖ ਕਈ ਵਾਰੀ ਸੜਕਾਂ ਦੇ ਨਾਲ-ਨਾਲ ਵੀ ਲਾਇਆ 
ਜਾਂਦਾ ਹੈ, ਜਿੱਥੇ ਕਿ ਇਹ ਚੰਗਾ ਹੋ ਜਾਂਦਾ ਹੈ। ਹਾਲਾਂਕਿ ਜਦੋਂ ਜ਼ਿਆਦਾਤਰ ਪੌਤੇ ਝੜ 
ਜਾਂਦੇ ਹਨ, ਤਾਂ ਰੁੱਖ ਵੇਖਣ ਨੂੰ ਚੰਗਾ ਨਹੀਂ ਲੌਂਗਦਾ। 


13. ਗੁੱਲ ਮੋਹਰ 


ਡੈੱਕੈਨਿਕਸ ਰੀਜੀਆ ਰਾਫ. 
(ਕੁਲ : ਸੀਜ਼ਲਪਿੰਨੀਏਸੀ) 


ਮੋਨਸੂਨ ਸ਼ੁਰੂ ਹੋਣ ਤੋਂ ਇਕਦਮ ਪਹਿਲਾਂ, ਸਾਲ ਦੇ ਵਧੈਰੋ ਗਰਮ ਹਿੱਸਿਆਂ ਦੇ ਦੌਰਾਨ, 
ਸਾਡੇ ਸ਼ਹਿਰਾਂ ਦੀਆਂ ਜ਼ਿਆਦਾਤਰ ਗਲੀਆਂ-ਸੜਕਾਂ ਨੂੰ, ਜਿਵੇਂ ਔਗ ਲੋਂਗੀ ਜਾਪਦੀ ਹੈ, 
ਗੁਲ ਮੋਹਰ ਦੇ ਲਾਲ-ਸ਼ੋਖ਼ ਫੁੱਲਾਂ ਦੇ ਗੁੱਛਿਆਂ ਦੇ ਗੌਂਛੇ ਖਿੜਨ ਨਾਲ । ਇਹ ਸਾਰੋ ਟਾਪੂਹਾਰ 
ਭਾਰਤ ਵਿੱਚ, ਸੜਕਾਂ ਅਤੋ ਰਸਤਿਆਂ ਦੇ ਕੰਢੇ ਲੱਗੋ ਰੁੱਖਾਂ ਚੋਂ, ਸੌਂਝ ਤੋਂ ਵੌਧ ਖ਼ੂਬਸੂਰਤ 
ਫੁਲਾਂ ਵਾਲਾ ਆਮ ਰੁੱਖ ਹੈ। 


ਗੁੱਲ ਮੰਹਰ 27 


ਨਾਂ 

ਰੋਖ ਦਾ ਵਿਗਿਆਨਕ ਨਾਂ 'ਡੈੱਲੋਨਿਕਸ ਰੀਜੀਆ' ਹੈ। ਕੌਂਝ ਵਧੇਰੇ ਪੁਰਾਣੀਆਂ ਪੁਸਤਕਾਂ 
ਵਿੱਚ ਇਸ ਦਾ ਜ਼ਿਕਰ 'ਧੋਇਨਸੀਆਨਾ ਰੀਜੀਆ' ਦੇ ਨਾਂ ਹੇਠ ਵੀ ਮਿਲਦਾ ਹੈ! 
ਡੈੱਲੋਨਿਕਸ ਦਾ ਅਰਥ ਹੈ 'ਸਾਫ਼ ਪੌਜੇ ਜਾਂ ਨਹੁੰਆਂ ਵਾਲਾ” ਜੋ ਇਸ ਦੀਆਂ ਫੁਂਲ-ਪੌਤੀਆਂ 
ਦੀ ਸ਼ਕਲ ਵਲ ਸੰਕੇਤ ਕਰਦਾ ਹੈ, ਖ਼ਾਸ ਤੌਰ 'ਤੇ ਵਧੇਰੇ ਵੱਡੀ ਜਾਂ ਪੋਜਵੀਂ ਫੌਂਲ-ਪੋਤੀ 
ਵਲ । ਹਿੰਦੀ ਅਤੇ ਪੰਜਾਬੀ ਵਿਚ ਇਸ ਨੂੰ ਗੁੱਲਮੋਹਰ ਆਖਦੇ ਹਨ। ਗੁਲ ਦਾ ਅਰਥ 
ਹੈ, ਫੁਂਲ। 'ਮੋਰ' ਭਾਰਤ ਦਾ ਇੰਕ ਆਮ ਪੋਛੀ ਹੈ, ਜੋ ਅੰਗਰੇਜ਼ੀ 'ਪੀਕੋਕ' ਦਾ ਅਨੁਵਾਦ 
ਹੈ। ਆਖਿਆ ਜਾਂਦਾ ਹੈ ਕਿ 'ਗੁੱਲਮੋਹਰ', ਸ਼ਬਦ 'ਗੁੱਲਮੌਰ` ਯਾਨੀ 
'ਮੋਰ-ਫੌਂਲ' ਦਾ ਵਿਗੜਿਆ ਹੋਇਆ ਰੂਪ ਹੈ। ਅੰਗਰੇਜ਼ੀ ਵਿੱਚ ਇਸ ਰੁੱਖ ਦੇ ਕਈ ਨਾਂ 
ਹਨ -- 'ਫਲੋਮਬੁਆਇੰਟ' 'ਰੌਇਲ ਗੋਲਡ ਮੋਹਰ, 'ਰੱਇਲ ਪੀਕੋਕ ਫ਼ਲਾਵਰ ਫ਼ਾਇਰ 
ਟੀ'। ਬੰਬਈ ਦੇ ਈਸਾਈਆਂ ਵਿਚ ਇਹ ਰੁੱਖ 'ਪੈਂਟੀਕੋਸਟ ਟੀ' ਜਾਂ 'ਹੋਲੀ ਘੋਸਟ ਟੀ' ਕਰਕੇ 
ਪ੍ਰਸਿੱਧ ਹੈ. ਜੋ ਇਸ ਗੌਲ ਵਲ ਸੰਕੇਤ ਕਰਦਾ ਹੈ ਕਿ ਇਸ ਨੂੰ ਵੇਧ-ਤੋਂ-ਵੱਧ ਫੌਲ-ਫੁਲਾਕਾ 
“ਫ਼ੀਸਟ ਆਫ਼ ਪੈਂਟੀਕੋਸਟ' ਦੇ ਨੋੜੋ-ਤੋੜੋ, ਈਸਟਰ ਤੋਂ 50 ਦਿਨ ਬਾਅਦ ਪੈਂਦਾ ਹੈ। 


ਮੁਲ 


ਇਸ ਰੋਖ ਦਾ ਮੂਲ ਸਥਾਨ ਮਡਗਾਸਕਰ ਜਾਪਦਾ ਹੈ। 19ਵੀ' ਸਦੀ ਦੇ ਸ਼ੁਰੂ ਵਿੱਚ, ਇਸ 
ਨੂੰ ਮੋਰੀਸ਼ਸ ਲਿਜਾਇਆ ਗਿਆ ਸੀ। ਇਹੀ ਵਜ੍ਹਾ ਹੈ ਕਿ ਕਈ ਵਾਰੀ ਇਸ ਨੂੰ ਮੋਰੀਸ਼ਸ 
ਦਾ ਮੂਲ ਰੁੱਖ ਵੀ ਆਖਿਆ ਜਾਂਦਾ ਹੈ। ਇਹ ਗੌਲ ਸਾਫ਼ ਨਹੀਂ ਕਿ ਭਾਰਤ ਵਿੱਚ ਇਹ 
ਰੌਖ ਕਦੋਂ ਆਇਆ। ਵਾਇਗਟ 1845 ਵਿੱਚ, ਕਲਕੌਤੇ ਦੇ ਸ਼ਾਹੀ ਬਨੌਸਪਤ-ਬਾ਼ ਦੀ 
ਸੁਚੀ ਵਿਚ, ਇਸਦਾ ਸੰਕੋਤ-ਮਾਤਰ ਜ਼ਿਕਰ, ਏਨਾ ਆਖ ਕੇ ਹੀ ਕਰਦਾ ਹੈ ਕਿ ਇਸ ਦੇ 
ਫੋਲ ਬਰਸਾਤ ਦੇ ਮੋਸਮ ਵਿੱਚ ਖਿੜਦੇ ਹਨ। ਇਹ ਰੀਕਾਰਡ ਵੀ ਮਿਲਦਾ ਹੈ ਕਿ 1850 
ਦੇ ਨੌੜੇ-ਤੇੜੇ, ਇਹ ਰੁੱਖ ਬੰਬਈ ਵਿਚ ਵੀ ਹੋ ਰਿਹਾ ਸੀ। ਭਾਰਤ ਦੇ ਬਹੁਤ ਸਾਰੇ ਸ਼ਹਿਰੀ 
ਹਿੱਸਿਆਂ ਵਿਚ. ਹੁਣ ਇਹ ਆਮ ਰੁੱਖਾਂ ਵਿੱਚੋਂ ਇੰਕ ਬਣ ਗਿਆ ਹੈ। 

ਖੇਤੀ 

ਇਹ ਦਰਮਿਆਨੇ ਆਕਾਰ ਦਾ ਰੌਖ ਹੁੰਦਾ ਹੈ, ਜੋ 5-10 ਮੀਟਰ ਉੱਚਾ ਹੁੰਦਾ ਹੈ। ਇਸ 
ਦੇ ਆਕਾਰ ਦਾ ਨਿਰਭਰ, ਇਸ ਦੀ ਉਮਰ 'ਤੋ, ਅਤੇ ਇਸ ਗੌਲ 'ਤੇ ਹੈ ਕਿ ਇਹ ਕਿਸ 
ਕਿਸਮ ਦੀ ਜ਼ਮੀਨ ਵਿਚ ਉਗਾਇਆ ਜਾ ਰਿਹਾ ਹੈ। ਗੁੌਂਲਮੋਹਰ ਕਈ ਕਿਸਮ ਦੀ ਜ਼ਮੀਨ 
ਅਤੇ ਕਈ ਤਰ੍ਹਾਂ ਦੀਆਂ ਪੌਣ-ਪਾਣੀ ਸਥਿਤੀਆਂ ਵਿਚ ਹੋ ਜਾਂਦਾ ਹੈ। ਇਹ ਸਮੁੰਦਰ ਦੇ 
ਨੌੜੇ ਵੀ ਹੋ ਜਾਂਦਾ ਹੈ ਅਤੇ ਦੇਸ਼ ਦੇ ਵਧੇਰੇ ਖ਼ੁਸ਼ਕ ਹਿੱਸਿਆਂ ਵਿਚ ਵੀ ਚੰਗਾ ਹੋ ਜਾਂਦਾ 
ਹੈ। ਇਸ ਦੀਆਂ ਜੜ੍ਹਾਂ ਪਤਲੀਆਂ ਅਤੇ ਫੈਲਰਵੀਆਂ ਹੁੰਦੀਆਂ ਹਨ। ਇਸ ਲਈ ਇਹ 
ਬਾ੍‌ਗ਼-ਬ੍ਰਗ਼ੀਚਿਆਂ ਲਈ ਬਹੁਤਾ ਉਚਿੱਤ ਨਹੀਂ, ਕਿਉਂਕਿ ਇਸ ਰੋਖ ਦੇ ਨੇੜੇ-ਤੇੜੇ ਹੋਰ 
ਕੋਈ ਬੂਟਾ ਘੋਂਟ ਹੀ ਹੁੰਦਾ ਹੈ, ਦੂਸਰੇ ਪਾਸੇ ਇਹ ਆਪ ਚੌਟਾਨੀ ਜ਼ਮੀਨ ਵਿੱਚ ਵੀ ਚੰਗਾ 
ਹੋ ਜਾਂਦਾ ਹੈ। ਭਾਵੇਂ ਇੰਕ ਮੁਸ਼ਕਿਲ ਇਹ ਹੈ ਕਿ ਇਸ ਦੀਆਂ ਜੜ੍ਹਾਂ ਪੇਤਲੀਆਂ ਹੁੰਦੀਆਂ 
ਹਨ, ਜ਼ਮੀਨ ਵਿਚ ਜ਼ਿਆਦਾ ਡੂੰਘੀਆਂ ਨਹੀਂ ਜਾਂਦੀਆਂ, ਜਿਸ ਕਰਕੇ, ਮੋਨਸੂਨ ਦੇ ਤੂਫ਼ਾਨੀ 
ਮੋਸਮ ਦੇ ਦੌਰਾਨ, ਇਸ ਦੇ ਉੱਖੜ ਜਾਣ ਦਾ ਡਰ ਰਹਿੰਦਾ ਹੈ। ਗੌਲਮੋਹਰ ਦਾ ਰੌਖ ਬਹੁਤ 


58 ਜਾਣੇ-ਪਛਾਣੇ ਰੱਖ 


ਛੇਤੀ-ਛੇਤੀ ਵਧਦਾ ਹੈ, ਟਾਹਣੀਆਂ ਖ਼ੂਬ ਫੈਲਦੀਆਂ ਹਨ ਅਤੇ ਉੱਪਰ ਛਤਰ ਜਿਹਾ ਬਣ 
ਜਾਂਦਾ ਹੈ। ਇਸ ਨਾਲ ਇਹ ਰੁਂਖ ਸੜਕਾਂ ਅਤੇ ਰਸਤਿਆਂ 'ਤੇ ਲਾਉਣ ਲਈ, ਬਹੁਤ ਢੁੱਕਵਾਂ 
ਹੈ, ਜਿੱਥੇ ਕਿ ਫੁੱਲਾਂ ਅਤੇ ਛਾਂ-ਦੋਵਾਂ ਦੀ ਲੋੜ ਹੁੰਦੀ ਹੈ। 

ਵਰਣਨ 

ਇਸ ਰੁੱਖ ਦੇ ਪੋਤੇ ਪੈਖਦਾਰ ਅਤੇ ਬਹੁਤ ਹੀ ਖ਼ੂਬਸੂਰਤ ਹੁੰਦੇ ਹਨ। ਉਹਨਾਂ ਦਾ ਰੰਗ 
ਹਲਕਾ ਹਰਾ ਹੁੰਦਾ ਹੈ ਅਤੇ ਉਹ ਬਹੁਤ ਹੀ ਸੁਖਾਵੀਂ ਭਾਹ ਮਾਰਦੇ ਹਨ। ਹਰੋਕ ਪਤਾ 
50 ਸੈਂਟੀਮੀਟਰ ਤੱਕ ਲੰਮਾ ਹੁੰਦਾ ਹੈ। ਪੋਤੇ ਜੁੜਵੇਂ ਅਤੇ ਦੇ ਪਰੇ ਹੁੰਦੇ ਹਨ। ਮਧ ਰਗ 
ਖ਼ੂਬਸੂਰਤ ਹੁੰਦੀ ਹੈ ਅਤੇ ਉਸ ਉੱਤੇ ਦੋਵਾਂ ਪਾਸਿਆਂ 'ਤੇ ਦਸ-ਦਸ, ਵੀਹ-ਵੀਹ ਨਿੱਕੇ 
-ਨਿੱਕੇ ਪਰਦਾਰ ਪੌਤਰ ਹੁੰਦੇ ਹਨ। ਅਗੋ' ਉਹਨਾਂ ਪੰਤਰਾਂ 'ਤੇ ਵੀਹ-ਵੀਹ, ਤੀਹ-ਤੀਹ 
ਛੋਟੀਆਂ-ਛੋਟੀਆਂ ਪੌਤੀਆਂ ਹੁੰਦੀਆਂ ਹਨ, ਜਿਹਨਾਂ ਦਾ ਰੰਗ ਹਲਕਾ ਹਰਾ ਹੁੰਦਾ ਹੈ। ਫੁਂਲ- 
ਫੁਲਾਕੋ ਦੇ ਮੌਸਮ ਤੋਂ ਕੁੱਝ ਚਿਰ ਪਹਿਲਾਂ ਯਾਨੀ ਫ਼ਰਵਰੀ ਦੇ ਔਧ ਵਿਚ, ਜਾਂ ਮਾਰਚ ਦੇ 
ਸ਼ੁਰੂ ਵਿਚ, ਜਾਂ ਫਿਰ ਥੋੜ੍ਹਾ-ਜਿਹਾ ਮਗਰੋਂ, ਸਾਰੇ ਪੋਤੇ ਝੜ ਜਾਂਦੇ ਹਨ। ਜਦੋਂ ਰੁੱਖ ਪੂਰੀ 
ਤਰ੍ਹਾਂ ਪੌਤਰ-ਹੀਣ ਹੁੰਦਾ ਹੈ, ਤਾਂ ਉਸ ਨੂੰ ਬਹੁਤ ਵੱਡੀ ਗਿਣਤੀ ਵਿਚ ਫੁੱਲ ਲੌਂਗਦੇ ਹਨ, 
ਬੋਹੀਆਂ ਦੀਆਂ ਥੋਹੀਆਂ। ਫੁੱਲ ਸ਼ਾਖ਼ਾਂ ਉੱਤੇ ਅਤੇ ਸ਼ਾਖ਼ਾਂ ਦੇ ਸਿਰਿਆਂ ਉੱਤੇ ਖ਼ੂਬ 
ਭਰਵੇਂ ਖਿੜਦੇ ਹਨ, ਸੂਹੇ ਸ਼ੋਖ਼ ਤੇ ਗੁਲਨਾਰੀ ਰੰਗ ਦੇ। ਰੁਖ ਜਦੇਂ ਭਰ-ਖੋੜੇ ਵਿਚ ਹੁੰਦਾ 
ਹੈ ਤਾਂ ਉਸ ਨੂੰ ਅਗਨ-ਪੇੜ' ਆਖਣਾ ਬਹੁਤ ਉਚਿਤ ਹੈ। ਹਰੇਕ ਫੁੱਲ 10-12 ਸੈਂਟੀਮੀਟਰ 
ਆਕਾਰ ਦਾ ਹੁੰਦਾ ਹੈ। ਉਸ ਦੀਆਂ ਚਾਰ ਸ਼ੋਖ਼ ਗੁਲਨਾਰੀ ਪੰਖੜੀਆਂ ਹੁੰਦੀਆਂ ਹਨ। ਪੋਜਵੀਂ 
ਮਿਆਰੀ ਫੁੱਲ-ਪੌਤੀ ਵੀ ਹੁੰਦੀ ਹੈ ਜੋ ਬਾਕੀਆਂ ਨਾਲੋਂ ਜ਼ਰਾ ਵੌਡੀ ਹੁੰਦੀ ਹੈ ਅਤੇ ਜੋ ਲਾਲ 
ਤੇ ਪੀਲੋ ਰੰਗ ਦੀ ਹੁੰਦੀ ਹੈ। ਪੇਖੜੀਆਂ ਚਮਚੇ ਦੀ ਸ਼ਕਲ ਦੀਆਂ ਹੁੰਦੀਆਂ ਹਨ। ਉਹਨਾਂ 
ਦੇ ਕਿਨਾਰੇ ਬਹੁਤ ਹੀ ਸਦਰ ਤੋ ਚੋਣਦਾਰ ਹੁੰਦੇ ਹਨ। ਮੁੰਢ ਸੋੜਾ ਤੇ ਲੰਮਾ ਹੁੰਦਾ ਹੈ ਅਤੇ 
ਇੱਕ ਤਰ੍ਹਾਂ ਦੇ ਪੰਜੇ ਦਾ ਪ੍ਰਭਾਵ ਦਿੰਦਾ ਹੈ। ਏਸੇ 'ਤੇ ਰੁੱਖ ਦਾ ਵਿਗਿਆਨਕ ਨਾਂ ਪਿਆ 
ਹੈ। ਫੁੱਲਾਂ ਦੇ ਖਿੜਨ ਤੋਂ ਪਹਿਲਾਂ, ਦਲ-ਪੁੰਜ ਪੰਖੜੀਆਂ ਨੂੰ ਵਲੇਟੀ ਰੌਖਦਾ ਹੈ। ਉਹ 
ਸ਼ੁੱਧ ਹਲਕੇ ਹਰੇ ਰੰਗ ਦਾ ਹੁੰਦਾ ਹੈ. ਪਰ ਫੁੱਲਾਂ ਦੇ ਖਿੜ ਜਾਣ ਤੋਂ ਮਗਰੋਂ ਦਲ-ਪੁੰਜ 
ਦਾ ਅੰਦਰਲਾ ਪਾਸਾ ਸ਼ੋਖ਼ ਗੁਲਨਾਰੀ ਹੋ ਜਾਂਦਾ ਹੈ। ਵੱਖ-ਵੱਖ ਲੰਬਾਈ ਦੇ ਦਸ ਬੂਰ- 
ਕੇਸਰ ਹੁੰਦੇ ਹਨ, ਜੋ ਕਿ ਪਤਲੋ-ਜਿਹੇ ਸ਼ੋਖ਼ ਲਾਲ ਰਜ ਤਾਰ ਅਤੇ ਜ਼ਰਦ ਜਾਂ ਜ਼ਰਦੀ- 
ਮਾਇਲ ਪਰਾਗ-ਕੋਸ਼ ਦੇ ਬਣੇ ਹੁੰਦੇ ਹਨ। ਫਲ ਇੱਕ ਵੱਡੀ ਲੰਮੀ ਸਾਰੀ ਫਲੀ-ਜਿਹੀ 
ਹੁੰਦਾ ਹੈ। ਇਹ ਫਲੀ ਪਹਿਲਾਂ ਹਰੀ ਅਤੇ ਨਰਮ-ਜਿਹੀ ਹੁੰਦੀ ਹੈ। ਸਮਾਂ ਪਾ ਕੇ ਉਹ ਗੂੜ੍ਹੀ 
ਭੂਰੀ ਅਤੇ ਬਹੁਤ ਸਖ਼ਤ ਹੋ ਜਾਂਦੀ ਹੈ। ਇਹ ਫਲੀ 50 ਸੈਂਟੀਮੀਟਰ ਲੰਮੀ,5-8 ਸੈਂਟੀਮੀਟਰ 
ਚੌੜੀ ਅਤੇ 1-1.5 ਸੈਂਟੀਮੀਟਰ ਮੋਟੀ ਹੁੰਦੀ ਹੈ। ਬੀਅ ਚੌਰਸ ਅਤੇ ਥਿੰਮ੍ਰਦਾਰ ਹੁੰਦੇ ਹਨ। 
ਲਕੜੀ ਚਿੱਟੇ ਰੰਗ ਦੀ ਅਤੇ ਹਲਕੀ ਹੁੰਦੀ ਹੈ ਅਤੇ ਉਸ ਉੱਤੇ ਪਾਲਿਸ਼ ਵਧੀਆ ਹੁੰਦਾ 
ਹੈ। 


ਆਸਾਮੀ - ਖ਼ੂਕਾਨ, ਹੋਕੋਲ, ਬੰਗਾਲੀ - ਬੋਦਰਾਫੂਲਾ, ਨੋਪਾਲੀ - ਲੰਪੇਸ਼ੀਆ 


ਇਸ ਰੁੱਖ ਦਾ ਜਾਤੀਗਤ ਨਾਂ ਡੂਆਬਾਂਗਾ. ਤ੍ਰਿਪੁਰਾ ਵਿਚ ਪ੍ਰਚੌਲਤ ਇਸ ਦੇ ਦੈਸੀ ਨਾਂ 
'ਦਈਆਬੰਗਾ' ਤੋਂ, ਫ਼ਰਾਂਸਿਸ ਹੈਮਿਲਟਨ ਨੋ ਘੜਿਆ ਸੀ. ਜਿਸ ਦਾ ਮਤਲਬ ਹੈ, 'ਵੱਡੇ 
ਫ਼ੌਂਲਾਂ ਵਾਲਾ' ਜੋ ਕਿ ਇਸ ਰੁੱਖ ਦੇ ਵੱਡੇ-ਵੱਡੇ ਫੁਲਾਂ ਵਲ ਸੰਕੇਤ ਕਰਦਾ ਹੈ। ਭਾਰਤ ਦੇ 
ਪ੍ਰਾਚੀਨ ਸਾਹਿਤ ਵਿੱਚ, ਇਹ ਰੁੱਖ ਡੂਆਬਾਂਗਾ ਸੋਨਰੇਟੀਉਟਿਡੈੱਸ' ਦੇ ਨਾਂ ਨਾਲ ਪ੍ਰਚੌਲਤ 
ਸੀ। ਇਸ ਨਾਂ ਦਾ ਅਰਥ ਬਣਦਾ ਹੈ. "ਸੋਨਰੇਸ਼ੀਆ ਵਰਗਾ।” 

ਇਹ ਇੰਕ ਉੱਚਾ-ਲੰਮਾ ਪੌਤਝੜੀ ਰੁੱਖ ਹੈ. ਜੋ ਬਹੁਤ ਛੇਤੀ-ਛੇਤੀ ਵਧਦਾ ਹੈ। ਇਹ 
ਪੂਰਬੀ ਹਿਮਾਲਾ ਤੋਂ ਲੈ ਕੋ ਦੋਖਣ ਵਲ ਨੂੰ ਆਸਾਮ ਤੋਂ ਬਰ੍ਹਮਾ ਤੌਕ ਅਤੇ ਅੰਡੇਮਾਨ ਦੀਪ- 
ਸਮੂਹ ਤੋਂ ਮਲੇਸ਼ੀਆ ਤੋਕ ਹੁੰਦਾ ਹੈ। ਇਹ ਸਮੁੰਦਰ ਦੀ ਸਤ੍ਰਾ ਤੋਂ ਲੋਂਗਭਗ 1000 ਮੀਟਰ 
ਤੌਕ ਦੀ ਉਚਾਈ 'ਤੇ ਹੋ ਜਾਂਦਾ ਹੈ। ਇਹ ਕੁੱਝ ਇੱਕ ਹਿਮਾਲਾਈ ਵਾਦੀਆਂ ਵਿੱਚ, 
ਦਰਿਆਵਾਂ ਦੇ ਕਿਨਾਰਿਆਂ ਤੇ ਆਮ ਪਾਇਆ ਜਾਂਦਾ ਹੈ। ਆਪਣੇ ਮੂਲ ਟਿਕਾਣਿਆਂ 
'ਤੇ, ਇਹ ਬਹੁਤ ਹੀ ਪ੍ਰਭਾਵਸ਼ਾਲੀ ਰੁੱਖ ਹੈ, ਜੋ 30 ਮੀਟਰ ਜਾਂ ਉਸ ਤੋਂ ਵੀ ਵਧੇਰੇ ਉੱਚਾ 
ਹੋ ਜਾਂਦਾ ਹੈ। ਆਪਣੇ ਬਹੁਤ ਤੇਜ਼ ਵਾਧੇ-ਵਿਕਾਸ ਕਾਰਨ ਇਸ ਰੁੱਖ ਦੀ ਪਿਛਲੇ ਕੁੱਝ 
ਵਰ੍ਹਿਆਂ ਦੇ ਦੌਰਾਨ, ਭਾਰਤ ਦੇ ਕਈ ਹਿੱਸਿਆਂ ਵਿਚ ਖੋਤੀ ਸ਼ੁਰੂ ਕੀਤੀ ਗਈ ਹੈ। 


ਵਰਣਨ 

ਇਸ ਰੁੱਖ ਦਾ ਤੁਣਾ ਸਿੱਧਾ-ਸਤੋਰ ਹਲਕੇ-ਭੂਰੇ ਰੰਗ ਦਾ ਹੁੰਦਾ ਹੈ। ਇਕੋ ਉਚਾਈ ਤੋਂ ਬਹੁਤ 
ਸਾਰੀਆਂ ਸ਼ਾਖ਼ਾਂ ਤਣੇ ਦੇ ਏਧਰ-ਉਧਰ ਨਿਕਲਦੀਆਂ ਹਨ ਅਤੇ ਲੰਮੇ ਦਾਅ ਸਾਰੇ ਪਾਸਿਆਂ 
ਨੂੰ ਫੈਲ ਜਾਂਦੀਆਂ ਹਨ। ਨਵੀਆਂ-ਨਿਕਲੀਆਂ ਟਾਹਣੀਆਂ ਲਵੀਆਂ ਕੋਮਲ, ਰੋਮ-ਰਹਿਤ 
ਹੁੰਦੀਆਂ ਹਨ ਅਤੇ ਚਾਰੇ ਪਾਸੀਂ ਹੁੰਦੀਆਂ ਹਨ। ਪੋਤੇ ਇੱਕ-ਦੂਸਰੈ ਦੇ ਆਹਮਣੇ ਸਾਹਮਣੇ 
ਨਿਕਲਦੇ ਹਨ, ਲੰਮੇ-ਦਾਅ. ਦੋ ਕਤਾਰਾਂ ਵਿੱਚ, ਭਾਵ ਸ਼ਾਖ਼ ਦੇ ਦੋਵਾਂ ਪਾਸਿਆਂ 'ਤੇ ਇੰਕ- 
ਇੰਕ । ਲਵੇ ਪੌਤਿਆਂ ਦਾ ਰੰਗ ਲਾਲ ਹੁੰਦਾ ਹੈ, ਉਹ ਸ਼ਕਲ ਵਿੱਚ ਚੌਰਸ ਹੁੰਦੇ ਹਨ, ਉੱਪਰੋਂ 
ਲਿਸ਼ਕਦਾਰ ਅਤੇ ਹੇਠੋਂ ਮੌਠੇ-ਮੌਧਮ ਜਿਹੇ. 25 ਸੈਂਟੀਮੀਟਰ ਲੰਮੇ ਅਤੇ 10 ਕੁ ਸੈਂਟੀਮੀਟਰ 
ਚੌੜੇ। ਫੁੱਲ ਪਾਸਿਆਂ ਅਤੇ ਸਿਰਿਆਂ 'ਤੇ, ਗੁੱਛਿਆਂ ਵਿਚ ਲੱਗਦੇ ਹਨ। ਫੁਲ 5-7 
ਸੈਂਟੀਮੀਟਰ ਆਕਾਰ ਦਾ ਅਤੇ ਚਿੱਟੇ ਰੰਗ ਦਾ ਹੁੰਦਾ ਹੈ। ਉਸ ਵਿਚੋਂ' ਭੈੜੀ ਜਿਹੀ ਗੰਧ 
ਆਉਂਦੀ ਹੈ। ਦਲ-ਪੁਜ ਬਹੁਤ ਮੋਟਾ ਹੁੰਦਾ ਹੈ। ਉਹ ਪੌਕਾ ਤੇ ਘੰਟੀ-ਨੁਮਾ ਹੁੰਦਾ ਹੈ ਅਤੇ 
ਉਪਰੋਂ' ਛੇ ਹਿੱਸਿਆਂ ਵਿੱਚ ਵੰਡਿਆ ਹੋਇਆ। ਪੌਖੜੀਆਂ ਛੇ ਹੁੰਦੀਆਂ ਹਨ ਅਤੇ ਛੇਤੀ 
ਹੀ ਕਿਰ ਜਾਂਦੀਆਂ ਹਨ। ਬੂਰ-ਕੋਸਰ ਬਹੁਤ ਸਾਰੇ ਹੁੰਦੇ ਹਨ। ਫਲ ਬਹੁਤ ਹੋਦ ਤੌਕ 


“0 ਜਾਣੇ-ਪਛਾਣੇ ਰੁੱਖ 


ਇਕ ਗੋਲ ਜਿਹਾ ਚਮੜੇਹਾਰ ਸ਼ੋਲ ਹੁੰਦਾ ਹੈ, ਜੋ ਆਕਾਰ ਵਿੱਚ ਛੋਟੇ ਸੰਤਰੇ ਜਿੰਨਾ ਹੰਦਾ 
ਹੈ। ਇਸ ਵਿੱਚ ਬਹੁਤ ਸਾਰੇ ਬੀਜ ਹੁੰਦੇ ਹਨ। 


ਖੇਤੀ 
ਇਹ ਰੋਂਖ ਬੀਜਾਂ ਰਾਹੀਂ ਸਹਿਜੇ ਹੀ ਉਗਾਇਆ ਜਾ ਸਕਦਾ ਹੈ। ਜਾਂ ਫਿਰ ਪਹਿਲਾਂ ਬੀਅ 
ਬੀਜ ਕੇ, ਪਨੀਰੀ ਉਗਾ ਕੇ ਅਤੇ ਫਿਰ ਪਨੀਰੀ ਨੂੰ, ਵਰਖਾ ਰੁੱਤ ਦੇ ਸ਼ੁਰੂ ਵਿੱਚ ਪੋਟ 
ਕੇ, ਠੀਕ ਥਾਂ ਤੇ ਲਾਉਣ ਨਾਲ, ਵੌਧ ਔਛੇ ਨਤੀਜੇ ਪ੍ਰਾਪਤ ਕੀਤੋ ਜਾ ਸਕਦੇ ਹਨ। ਰੁੱਖ 
ਦਾ ਵਾਧਾ-ਵਿਕਾਸ ਬਹੁਤ ਤੇਜ਼ੀ ਨਾਲ ਅਤੇ ਉੰਘੜਵੇਂ ਰੂਪ ਵਿਚ ਹੁੰਦਾ ਹੈ। ਸਾਬਕਾ ਬੰਬਈ 
ਰਾਜ ਦੇ, ਦੌਖਣੀ ਹਿੱਸਿਆਂ ਵਿਚ, ਜੰਗਲ ਦੇ ਇੱਕ ਪ੍ਰਯੋਗਾਤਮਕ ਹਿੱਸੇ ਵਿਚ, ਕੁੱਝ ਸਾਲ 
ਪਹਿਲਾਂ. ਮੈਨੂੰ ਔਠ ਮੀਟਰ ਤੋਂ ਵੀ ਉੱਚਾ ਇੱਕ ਰੁਖ ਵਿਖਾਇਆ ਗਿਆ ਸੀ, ਜੋ ਪੈਜ ਸਾਲ 
ਪਹਿਲਾਂ ਬੀਅ ਬੀਜ ਕੇ ਉਗਾਇਆ ਗਿਆ ਸੀ। ਇਸ ਰੁੱਖ ਦੀ ਲੌਕੜੀ ਕਾਫ਼ੀ ਨਰਮ 
ਹੁੰਦੀ ਹੈ ਅਤੇ ਭਾਰਤ ਦੇ ਪੂਰਬੀ ਭਾਗਾਂ ਵਿੱਚ ਚਾਹ ਦੀਆਂ ਪੇਟੀਆਂ ਬਣਾਉਣ ਲਈ 
ਵਰਤੀ ਜਾਂਦੀ ਹੈ। ਇਸ ਦੀ ਸਿਫ਼ਾਰਸ਼ ਮਾਚਸ ਦੀਆਂ ਤੀਲ੍ਹੀਆਂ ਬਣਾਉਣ ਲਈ ਵੀ 
ਕੀਤੀ ਜਾਂਦੀ ਹੈ। 

ਆਸਾਮ ਅਤੇ ਸਿੱਕਿਮ ਵਿਚ, ਇਹ ਰੁਖ ਨਦੀਆਂ ਦੇ ਕੰਢਿਆਂ ਦੇ ਨਾਲ-ਨਾਲ 
ਅਕਸਰ ਵੇਖਿਆ ਜਾ ਸਕਦਾ ਹੈ। ਕਾਲਿਮਪੇਂਗ ਤੋ' ਥੋਲੋ ਤੀਸਤਾ ਦਰਿਆ ਦੇ ਨਾਲ- 
ਨਾਲ ਇਹ ਰੁੱਖ ਬਹੁਤ ਆਮ ਹੁੰਦਾ ਹੈ ਅਤੇ ਇਸ ਨੂੰ ਵਣ ਦੇ ਵੌਡੇ-ਵੌਡੇ ਦੇਵ-ਕੌਦ 
ਰੱਖਾਂ ਵਿਚ ਗਿਣਿਆ ਜਾ ਸਕਦਾ ਹੈ। ਇਹ ਰੌਖ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਦ੍ਰਿਸ਼ 
ਪੇਸ਼ ਕਰਦਾ ਹੈ। ਇਸਦੀਆਂ ਸਾਰੀਆਂ ਸ਼ਖ਼ਾਂ ਲੰਮੇ-ਦਾਅ, ਹੇਠਾਂ-ਉੱਪਰ, ਤਰਤੀਬ ਸਿਰ 
ਨਿੱਕਲਦੀਆਂ ਹਨ ਅਤੇ ਅਜਿਹੀਆਂ ਸ਼ਾਖ਼ਾਂ ਦੇ ਸਿਰਿਆਂ ਤੇ, ਬਹੁਤ ਸਾਰੋ ਫਲ ਹੋਠਾਂ ਨੂੰ 
ਲਮਕਦੇ ਵੇਖੋ ਜਾ ਸਕਦੇ ਹਨ। ਅਜਿਹਾ ਰੀਕਾਰਡ ਮਿਲਦਾ ਹੈ ਕਿ ਦੁਆਈਬੰਗਾ, 
ਕਲਕੌਤਾ ਦੇ ਭਾਰਤੀ ਬਨੌਂਸਪਤ-ਵਿਗਿਆਨਕ ਬਾਗ਼ ਵਿੱਚ, 1861 ਵਿਚ ਲਿਆਂਦਾ 
ਗਿਆ ਸੀ। ਇਹ ਰੁਖ ਹਾਲੋ ਵੀ ਕਲਕੌਤਾ ਵਿਚ ਹੁੰਦਾ ਹੈ, ਪਰ ਮੂਲ ਰੁੱਖਾਂ ਵਿਚੋਂ ਇਸ 
ਵੇਲੋਂ ਕੋਈ ਵੀ ਕਾਇਮ ਨਹੀਂ। 


15. ਮੰਦਾਰ 
ਅਗੀੰਥਗੀਨਾ ਇੰਡੀਕਾ ਲੈਮਕ 
(ਭਲ : ਪੈਪੀਲੀਉਨੋਸੀ) 
ਅੰਗਰੇਜ਼ੀ - ਦੀ ਇੰਡੀਅਨ ਕੋਰਲ ਟੀ, ਹਿੰਦੀ - ਪਾਂਗਲੀ, ਬੰਬਈ - ਪਾਂਗਰਾ, ਮਲਿਆਲਮ 
- ਮੰਦਾਰਮ, ਤਾਮਿਲ - ਮਾਰੂਕਾ 
ਮੌਦਾਰ ਟਾਪੂਹਾਰ ਭਾਰਤ ਦੇ ਸੋਭ ਤੋਂ' ਰਾਂਗਲੇ ਰੌਖਾਂ ਚੋਂ ਇੰਕ ਹੈ, ਖ਼ਾਸ ਕਰਕੇ ਸਾਹਿਲੀ 


ਮੰਦਾਰ 41 


ਇਲਾਕਿਆਂ ਵਿਚ। ਇਸ ਨੂੰ ਮਾਰਚ ਮਹੀਨੇ ਦੇ ਸ਼ੁਰੂ ਵਿਚ ਫੁਂਲ-ਫੁਲਾਕਾ ਪੈਂਦਾ ਹੈ ਅਤੇ 
ਇਸ ਦੀਆਂ ਲਾਲ-ਲਾਲ ਮੂੰਗਾ ਰੰਗੀਆਂ ਫੁਂਲ-ਲੌਂਗਰਾਂ ਅਪ੍ਰੈਲ ਅਤੇ ਮਈ ਤੌਕ ਕਾਇਮ 
ਰਹਿੰਦੀਆਂ ਹਨ। ਪੌਤੇ ਫੁੱਲ ਪੈਣ ਤੋਂ ਬਾਅਦ ਨਿਕਲਦੇ ਹਨ. ਜੋ ਇਸ ਨੂੰ ਇੰਕ ਮੁਲਵਾਨ 
ਛਾਂਦਾਰ ਰੌਖ ਬਣਾਉਂਦੇ ਹਨ। ਪੋਤੇ ਸਿਆਲ ਤੌਕ ਰੁੱਖ ਉਤੇ ਰਹਿੰਦੇ ਹਨ। 


ਪ੍ਰਚੌਲਤ ਲੋਕ-ਕਥਾ 

ਹਿੰਦੂ ਲੋਕਾਂ ਵਿਚ ਇਹ ਕਿਆਸ ਪ੍ਰਚੌਲਤ ਹੈ ਕਿ ਮੌਦਾਰ ਦਾ ਰੁਂਖ ਇੰਦਰ ਦੇ ਬਾਗ ਵਿੱਚ 
ਫੌਲਦਾ ਹੈ। ਆਖਿਆ ਜਾਂਦਾ ਹੈ ਕਿ ਇਸ ਦਾ ਤਿੰਨ-ਪੌਤੀਆਂ ਪੌਤਰ ਹਿੰਦੂ ਤ੍ਰਿਮੂਰਤੀ 
ਦਾ ਪ੍ਰਤੀਕ ਹੈ। ਵਿਚਲੀ ਪੋਤੀ ਵਿਸ਼ਨੂ ਦੀ, ਸੌਜੀ ਪੌਤੀ ਬ੍ਰਹਮਾ ਦੀ ਅਤੇ ਖੋਂਬੀ ਪੌਤੀ 
ਜ਼ਿਵ ਦੀ ਪ੍ਰਤਿਨਿੱਧਤਾ ਕਰਦੀ ਹੈ। ਭਾਰਤ ਦੇ ਮੁਢਲੇ ਈਸਾਈਆਂ ਵਿਚ ਮੋਦਾਰ ਦਾ 
ਪੋਤਾ ਤ੍ਰਿਕੁਟੀ ਦਾ ਪ੍ਰਤੀਕ ਸੀ, ਇੰਨ-ਬਿੰਨ, ਜਿਵੇਂ ਕਿ ਆਇਰਲੈਂਡ ਦਾ ਸਮਰੋਕ, ਸੇਂਟ 
ਪੈਟਰਿਕ ਦੇ ਪੈਰੋਕਾਰਾਂ ਵਿਚ। ਪੁਰਤਗਾਲੀਆਂ ਵਿੱਚ 'ਪਾਂਗਰਾ' ਦੇ ਪੋਤੇ ਫੋਲਹਾਸ ਦਾ 
ਟਰਾਈਨਡੇਡ" ਭਾਵ 'ਤ੍ਰਿਕੁਟੀ' ਦੇ ਨਾਂ ਨਾਲ ਪ੍ਰਸਿੱਧ ਸਨ। 

ਵਰਣਨ 


ਇਹ ਛੋਟੇ ਤੋਂ ਲੈ ਕੇ ਦਰਮਿਆਨੇ ਆਕਾਰ ਦਾ ਰੌਖ ਹੁੰਦਾ ਹੈ, ਜੋ ਚੰਗੀ ਜ਼ਮੀਨ ਵਿਚ 15 
ਮੀਟਰ ਜਾਂ ਉਸ ਤੋਂ ਵੀ ਵਧੇਰੇ ਉੱਚਾ ਹੋ ਜਾਂਦਾ ਹੈ। ਸ਼ਖ਼ਾਂ ਉੱਤੇ ਬੜੇ 
ਤਿੱਖੋ-ਕੰਡੇ ਹੁੰਦੇ ਹਨ, ਘੋਟੋ-ਘੋਟ ਜਦੋ' ਉਹ ਛੋਟੀਆਂ-ਛੋਟੀਆਂ ਹੁੰਦੀਆਂ ਹਨ। ਪੌਤੇ ਕਾਫ਼ੀ 
ਵੱਡੇ-ਵੱਡੇ ਹੁੰਦੇ ਹਨ। ਇਕ ਲੰਮੀ ਸਾਰੀ ਡੰਡੀ 'ਤੇ ਤਿੰਨ ਛੋਟੀਆਂ ਪੌਤੀਆਂ ਹੁੰਦੀਆਂ ਹਨ। 
ਇਹ ਪੌਤੀਆਂ ਆਮ ਤੌਰ 'ਤੇ ਆਂਡੇ ਦੀ ਸ਼ਕਲ ਦੀਆਂ ਹੁੰਦੀਆਂ ਹਨ। ਅਕਸਰ ਉਹ 
ਜਿੰਨੀਆਂ ਲੰਮੀਆਂ ਹੁੰਦੀਆਂ ਹਨ, ਓਨੀਆਂ ਹੀ ਚੌੜੀਆਂ। ਸਿਰੇ ਤੋਂ ਉਹ ਤਿੱਖੀਆਂ 
ਨੁਕੀਲੀਆਂ ਹੁੰਦੀਆਂ ਹਨ, ਕੈਂਝ ਘੋਟ, ਕੁੱਝ ਵਧੇਰੇ । ਮੌਂਢ ਤੋਂ ਉਹ ਗੋਲ ਜਾਂ ਗੋਲ-ਜਿਹੀਆਂ 
ਹੁੰਦੀਆਂ ਹਨ। ਅਖ਼ੀਰਲੀ ਪੌਤੀ, ਪਾਸਿਆਂ ਦੀਆਂ ਦੋ ਪੌਤੀਆਂ ਨਾਲੋ' ਬਹੁਤ ਵੱਡੀ ਹੁੰਦੀ 
ਹੈ। ਰੁੱਖ ਨੂੰ ਫੁਲ ਉਦੋਂ ਨਿੱਕਲਦੇ ਹਨ, ਜਦੋਂ ਫ਼ਰਵਰੀ ਦੇ ਅਖ਼ੀਰ ਵਿਚ, ਜਾਂ ਮਾਰਚ ਦੇ 
ਸ਼ੁਰੂ ਵਿੱਚ, ਉਹ ਪੂਰੀ ਤਰ੍ਹਾਂ ਪੋਤਰ-ਹੀਣ ਹੁੰਦਾ ਹੈ। ਫੁਲ ਰੁੱਖ ਉੱਤੇ ਦੇ ਜਾਂ ਦੋ ਤੋ ਵਧ 
ਮਹੀਨੇ ਰਹਿੰਦੇ ਹਨ। ਉਹ ਸ਼ਾਖ਼ਾਂ ਦੇ ਸਿਰਿਆਂ 'ਤੇ, ਲੋਂਗਰਾਂ ਦੇ ਰੂਪ ਵਿਚ ਨਿਕਲਦੇ ਹਨ। 
ਕਈ ਵਾਰੀ ਤਾਂ ਇੱਕੋ ਸ਼ਖ਼ ਤੇ ਕਈ ਸਾਰੀਆਂ ਫੁਂਲ-ਲੌਂਗਰਾਂ ਲੌਂਗਦੀਆਂ ਹਨ। ਫੁੱਲਾਂ 
ਦਾ ਰੰਗ ਆਮ ਤੌਰ 'ਤੇ ਸ਼ੋਖ਼ ਲਾਲ ਜਾਂ ਗੁਲਨਾਰੀ ਹੁੰਦਾ ਹੈ। ਦਲ-ਪੁੌਜ ਵੀ ਲਾਲ ਹੁੰਦਾ 
ਹੈ। ਜਦੋਂ ਫੁਲ ਖਿੜਦਾ ਹੈ ਤਾਂ ਦਲ-ਪੁੰਜ ਪਾਟ ਕੇ, ਹੇਠਾਂ ਮੁੰਢ ਵਲ ਨੂੰ ਝੁਕ ਜਾਂਦਾ ਹੈ। 
ਪੋਖੜੀਆਂ ਗਿਣਤੀ 'ਚ ਪੰਜ ਹੁੰਦੀਆਂ ਹਨ ਪਰ 'ਮਿਆਰੀ' ਪੋਖੜੀ ਬਾਕੀਆਂ ਨਾਲੋ' ਬਹੁਤ 
ਵੱਡੀ ਹੁੰਦੀ ਹੈ। ਬੂਰ-ਕੇਸਰ ਦਸ ਹੁੰਦੇ ਹਨ ਅਤੇ ਪੁਸ਼ਪ-ਪੋਜ ਵਿਚੋ' ਨਿਕਲ ਕੇ, ਬਹੁਤ 
ਅੱਗੋ ਨੂੰ ਵਧੇ ਹੋਏ ਹੁੰਦੇ ਹਨ। ਫਲੀਆਂ ਮਜ਼ਬੂਤ ਹੁੰਦੀਆਂ ਹਨ। ਪਹਿਲਾਂ ਉਹ ਹਰੀਆਂ 
ਹੁੰਦੀਆਂ ਹਨ ਅਤੇ ਅਖ਼ੀਰ 'ਚ ਗੂੜ੍ਹੀਆਂ-ਤੂਰੀਆਂ ਜਾਂ ਲੌਂਗਭਗ ਕਾਲੀਆਂ ਹੋ ਜਾਂਦੀਆਂ 
ਹਨ। ਮੁੱਢ ਅਤੇ ਸਿਰੇ ਤੋਂ ਉਹ ਪਤਲੀਆਂ ਹੁੰਦੀਆਂ ਹਨ ਅਤੇ ਬੀਜਾਂ ਦੇ ਦੁਆਲੇ ਬਾਹਰ 
ਨੂੰ ਵਧੀਆਂ ਹੋਈਆਂ ਹੁੰਦੀਆਂ ਹਨ। ਹਰੇਕ ਫਲੀ ਵਿਚ ਬਾਰ੍ਹਾਂ ਕੁ ਬੀਜ ਹੁੰਦੇ ਹਨ, ਚਪਟੇ 
ਅਤੋ ਕੂਲੋ। ਫਲ ਲਗਭਗ ਓਨਾ ਸਮਾਂ ਰੁੱਖ ਉੱਤੇ ਰਹਿੰਦੇ ਹਨ, ਜਿੰਨਾ ਸਮਾਂ ਕਿ ਪੌਤਰ। 


42 ਜਾਣੇ-ਪਛਾਣੇ ਰੁੱਖ 


ਖੇਤੀ 


ਇਹ ਬਹੁਤ ਹੀ ਸੌਖ ਨਾਲ ਉਗਾਏ ਜਾਣ ਵਾਲੋਂ ਰੁੱਖਾਂ ਵਿਚੋਂ ਹੈ। ਇਹ ਬੀਅ ਬੀਜ 
ਕੋ ਜਾਂ ਕਲਮਾਂ ਆਦਿ ਲਾ ਕੇ ਉਗਾਇਆ ਜਾ ਸਕਦਾ ਹੈ। ਆਮ ਤਰੀਕਾ ਇਹ ਹੈ ਕਿ 
ਕੌਂਝ ਚੰਗੀਆਂ ਸ਼ਾਖ਼ਾਂ 1-1.5 ਮੀਟਰ ਲੰਮੀਆਂ ਅਤੇ 10 ਕੁ ਸੈਂਟੀਮੀਟਰ ਮੋਟੀਆਂ, ਜ਼ੁਣ 
ਵਿੱਚ ਗੌਡ ਦਿੱਤਾ ਜਾਂਦਾ ਹੈ। ਗੌਡਣ ਵੇਲੇ ਇਹ ਧਿਆਨ ਰੌਖਣਾ ਚਾਹੀਦਾ ਹੈ ਕਿ ਸ਼ਾਖ਼ 
ਦਾ ਹੇਠਲਾ ਹਿੱਸਾ ਜ਼ਮੀਨ ਵਿੱਚ ਗੌਡਿਆ ਜਾਵੇ ਅਤੇ ਉਂਪਰਲਾ ਹਿੰਸਾ ਉੱਪਰ ਵਲ, ਹਵਾ 
ਵਿਚ ਹੋਵੇ। ਜ਼ਿਆਦਾਤਰ ਪੋਦੇ ਉਸ ਪੌਖੋ' ਬਹੁਤ ਸੰਵੇਦਨਸ਼ੀਲ ਹੁੰਦੇ ਹਨ. ਜਿਸ ਨੂੰ 
ਤਕਨੀਕੀ ਤੌਰ 'ਤੇ, 'ਸਿਰੇ ਦੀ ਖਿੱਚ ਆਖਦੇ ਹਨ। ਰੁੱਖਾਂ ਵਿਚ ਰਸ, ਇੱਕ ਪਾਸੇ ਨੂੰ ਜਾਂਦਾ 
ਹੈ. ਹੇਠੋ' ਉਪਰ ਨੂੰ। ਕਲਮਾਂ ਹਮੇਸ਼ਾ ਕੁੱਝ ਇਸ ਤਰੀਕੇ ਨਾਲ ਲਾਈਆਂ ਜਾਣੀਆਂ 
ਚਾਹੀਦੀਆਂ ਹਨ ਕਿ ਇਸ 'ਸਿਰੇ ਦੀ ਬਿੱਚ' ਦਾ ਲਿਹਾਜ਼ ਰੌਖਿਆ ਜਾਵੇ । ਵਰਖਾ-ਰੋਂਤ 
ਦੇ ਸ਼ੁਰੂ ਹੋ ਜਾਣ ਤੋਂ ਛੇਤੀ ਹੀ ਮਗਰੋਂ, ਉੱਪਰਲੇ ਸਿਰੇ 'ਤੇ ਪੌਤੇ ਅਤੇ ਹੇਠਲੇ ਸਿਰੇ 'ਤੇ 
ਜੜ੍ਹਾਂ ਨਿਕਲ ਆਉਣਗੀਆਂ। ਕਈ ਵਾਰੀ ਮੈਂ ਕਿਸੇ ਖੇਤ ਦੇ ਆਲੋ-ਦੁਆਲੈ ਕੰਡੇਦਾਰ 
ਤਾਰ ਦੀ ਵਾੜ ਵਲੀ ਹੋਈ ਵੇਖੀ ਹੈ। ਜਿਹਨਾਂ ਥੰਮ੍ਰੀਆਂ ਜਾਂ ਡੰਡਿਆਂ ਤੇ ਤਾਰ ਵਲੀ ਹੋਈ 
ਹੁੰਦੀ ਹੈ, ਉਹ ਮੌਦਾਰ ਦੇ ਹੁੰਦੇ ਹਨ। ਖ਼ੁਸ਼ਕ ਮੋਸਮ ਵਿਚ ਤਾਂ ਉਹ ਨਿਰੀ ਵਾੜ ਹੀ ਸੀ. 
ਪਰ ਜਿਉਂ ਹੀ ਮੋਨਸੂਨ ਦੀਆਂ ਬਾਰਸ਼ਾਂ ਉੱਤਰੀਆਂ ਤਾਂ ਜ਼ਿਆਦਾਤਰ ਡੰਡਿਆਂ-ਥੰਮ੍ਹੀਆਂ 
ਨੇ ਜੜ੍ਹਾਂ ਫੜ ਲਈਆਂ ਅਤੇ ਉਹਨਾਂ ਉੱਤੇ ਖ਼ੂਬ ਪੌਤੇ ਨਿਕਲ ਆਏ ਅਤੇ ਇਸ ਤਰ੍ਹਾਂ 
ਇੱਕ ਸੁੰਦਰ-ਸਜੀਵ ਵਾੜ ਬਣ ਗਈ। ਹੋਰ ਤਾਂ ਹੋਰ, ਜਦੋਂ ਕੰਡੇਦਾਰ ਤਾਰ ਜ਼ੌਗਾਲੀ ਜਾਂਦੀ 
ਹੈ ਅਤੇ ਖ਼ਰਾਬ ਹੋ ਜਾਂਦੀ ਹੈ, ਤਾਂ ਵੀ ਮੋੰਦਾਰ ਦੀ ਵਾੜ ਠੀਕ ਹਾਲਤ ਵਿਚ ਰਹਿੰਦੀ ਹੈ। 
ਤਣਿਆਂ ਅਤੇ ਟਾਹਣੀਆਂ ਉਤਲੇ ਕੰਡੇ, ਖੇਤ ਵਿਚ ਘੁਸਣ ਵਾਲਿਆਂ ਤੋਂ' ਕਾਫ਼ੀ ਚੰਗੀ 
ਹਿਫ਼ਾਜ਼ਤ ਦਾ ਕੰਮ ਕਰਦੇ ਹਨ। 

ਕਈ. ਹਾਲਤਾਂ ਵਿਚ ਬੀਅ ਬੀਜ ਕੇ ਕਾਸ਼ਤ ਕਰਨੀ ਵਧੇਰੇ ਚੰਗੀ ਰਹਿੰਦੀ ਹੈ, ਪਰ 
ਕੁਦਰਤੀ ਤੌਰ 'ਤੇ ਇਹ ਬਹੁਤ ਮੌਠਾ ਅਮਲ ਹੈ। ਕਹਿਣ ਦਾ ਮਤਲਬ ਇਹ ਹੈ ਕਿ ਬੀਜ 
ਲਾ ਕੇ ਲਾਏ ਪੋਦੇ, ਉਹ ਆਕਾਰ ਇਕ-ਦੋ ਵਰ੍ਹਿਆਂ ਵਿੱਚ ਪ੍ਰਾਪਤ ਕਰ ਪਾਉਂਦੇ ਹਨ, 
ਜੋ ਕਲਮਾਂ ਲਾ ਕੇ ਉਗਾਏ ਪੌਦੇ ਸ਼ੁਰੂ ਵਿੱਚ ਹੀ ਪ੍ਰਾਪਤ ਕਰ ਲੈਂਦੇ ਹਨ। 

ਮੰਦਾਰ ਦੈ ਰਖ ਅਕਸਰ ਪੋਣ-ਰੋਕ ਵਜੋਂ ਲਾਏ ਜਾਂਦੇ ਹਨ. ਖ਼ਾਸ ਤੌਰ 'ਤੇ 
ਅਜਿਹੀਆਂ ਥਾਵਾਂ 'ਤੇ, ਜਿੱਥੇ ਜ਼ੋਰ ਦੀ ਹਵਾ ਖੁੰਲ੍ਹੀ ਪੈਂਦੀ ਹੈ। ਭਾਰਤ ਦੇ ਕੁੌਂਝ ਹਿੱਸਿਆਂ 
ਵਿਚ ਮੌਦਾਰ. ਕਈ ਵੇਲਨੁਮਾ ਪੋਦਿਆਂ, ਜਿਵੇਂ ਕਿ ਪਾਨ ਦਾ ਪੋਤਾ, ਅੰਗੂਰ ਦੀਆਂ ਵੇਲਾਂ, 
ਕੌਂਦੂ, ਚਮੇਲੀ ਜਾਂ ਗੁਲਾਬ ਆਦਿ ਲਈ ਟੇਕ ਵਜੋਂ ਉਗਾਇਆ ਜਾਂਦਾ ਹੈ। ਇੱਕ ਫਲੀਦਾਰ 
ਰੁੱਖ ਹੋਣ ਦੇ ਨਾਤੇ, ਇਸ ਦੀਆਂ ਜੜ੍ਹਾਂ ਜ਼ਮੀਨ ਨੂੰ ਬਹੁਤ ਸਾਰੀ ਨਾਈਟਰੋਜਨ ਦੇ ਕੇ, 
ਜ਼ਰਖ਼ੇਜ਼ ਬਣਾ ਦਿੰਦੀਆਂ ਹਨ। ਇਸੇ ਕਰਕੇ ਕਾਸ਼ਤਕਾਰ ਅਤੇ ਹੋਰ ਕਿਸਾਨ, ਆਪਣੇ ਹੋਰ 
ਪੇੜ-ਪੋਦਿਆਂ ਦੇ ਵਾਧੇ-ਵਿਕਾਸ ਅਤੇ ਝਾੜ ਨੂੰ ਵਧਾਉਣ ਲਈ, ਆਪਣੇ ਖੇਤਾਂ ਵਿਚ ਮੋਦਾਰ 
ਲਾਉਂਦੇ ਹਨ। 
'ਐਰੀਥਰੀਨੌਸ' ਦੇ ਆਧਾਰ 'ਤੇ ਰੌਖਿਆ ਗਿਆ ਹੈ, ਜਿਸ ਦਾ ਅਰਥ ਹੈ 'ਲਾਲ' ਜਾਂ ਮੂੰਗੇ 


ਬੌਹੜ 65 


ਵਰਗਾ ਲਾਲ। ਇਸ ਦਾ ਵਿਸ਼ੇਸ਼ ਨਾਂ ਇੰਡੀਕਾ' ਦਾ ਅਰਥ ਹੈ. ਭਾਰਤੀ, ਜੋ ਇਸ ਪੋਦੇ 
ਦੇ ਮੂਲ ਦੇਸ ਵਲ ਸੰਕੇਤ ਕਰਦਾ ਹੈ। 


16. ਬੋਹੜ 
ਫ਼ਾਈਂਕਸ ਬੈਂਗਾਲੈਂਨਮਿਸ ਲਿੰਨ 
(ਕੁਲ : ਮੋਰੇਸੀ) 


ਅੰਗਰੇਜ਼ੀ -- ਦਾ ਬੈਨੀਅਨ ਟੀ, ਹਿੰਦੀ, ਬੰਗਾਲੀ ਅਤੇ ਪੋਜਾਬੀ - ਬੜ, ਬੋਹੜ, 
ਮਰਾਠੀ - ਵੜ, ਤਾਮਿਲ - ਅਲਾ 


ਬੋਹੜ ਦਾ ਰੌਖ, ਜੇ ਵਿਗਿਆਨ ਦੀ ਦੁਨੀਆ ਲਈ 'ਫ਼ਾਈਕਸ ਬੈਂਗਾ ਲੈੱਨਸਿਸ' ਹੈ, ਸਾਰੇ 
ਭਾਰਤ ਵਿਚ ਏਨਾ ਆਮ ਤੇ ਜਾਣਿਆ-ਪਛਾਣਿਆ ਹੈ ਕਿ ਪਹਿਲੀ ਨਜ਼ਰੇ, 
ਮੇਰੀ ਵਲੋ' ਉਸਨੂੰ ਮੋਜੂਦਾ ਰੌਖ-ਲੜੀ ਵਿਚ ਸ਼ਾਮਲ ਕੀਤਾ ਜਾਣਾ, ਦੀਦਾ-ਦਲੋਰੀ ਜਾਪੇ 
ਗਾ। ਮੈਂ ਏਥੇ ਬੋਹੜ ਨੂੰ ਜ਼ਿਕਰ ਲਈ, ਇਸ ਵਾਸਤੇ ਲਿਆ ਹੈ. ਕਿਉਂਕ੍ਰਿ ਇਹ ਰੁੱਖ ਕੁੱਝ 
ਇਸ ਤਰ੍ਹਾਂ ਦੀਆਂ ਦਿਲਚਸਪ ਤਫ਼ਸੀਲਾਂ ਪੇਸ਼ ਕਰਦਾ ਹੈ. ਜੋ ਸੰਭਵ ਤੋਰ 'ਤੇ. ਸਾਡੇ ਰੁਂਖ- 
ਪ੍ਰਮੀਆਂ ਦੀ ਜਾਣਕਾਰੀ ਵਿੱਚ ਨਹੀਂ । 
ਬੋਹੜ ਦੇ ਰੌਂਖ ਲਈ. ਅੰਗਰੇਜ਼ੀ ਵਿੱਚ 'ਬੈਨੀਅਨ ਟੀ' ਨਾਂ ਦੀ ਵਰਤੋ' ਕੀਤੀ ਜਾਂਦੀ 
ਹੈ। ਇਸ ਦੀ ਥੋੜ੍ਹੀ ਜਿਹੀ ਵਿਆਖਿਆ ਕਰਨੀ ਜ਼ਰੂਰੀ ਜਾਪਦੀ ਹੈ। ਮੂਲ ਰੂਪ ਵਿਚ. 
ਇਹ ਨਾ ਯੂਰਪੀ ਲੋਕਾਂ ਵਲੋਂ ਫ਼ਾਰਸ ਦੀ ਖਾੜੀ ਵਿੱਚ, ਇਸ ਜਾਤੀ ਦੇ ਇੱਕ ਅਜਿਹੇ ਖ਼ਾਸ 
ਰੁਖ ਨੂੰ ਦਿੱਤਾ ਗਿਆ ਜਾਪਦਾ ਹੈ, ਜਿਸ ਹੇਠ ਬਨੀਏ ਜਾਂ ਵਪਾਰੀ-ਵਰਗ ਦੇ ਹਿੰਦੂ, ਪੂਜਾ 
ਅਤੇ ਵਪਾਰ ਲਈ ਇਕੋਠੇ ਹੋਇਆ ਕਰਦੇ ਸਨ। ਹੌਲੀ-ਹੋਲੀ ਇਹ ਨਾਂ, ਹੋਰ ਹਿੱਸਿਆਂ 
ਵਿੱਚ ਵੀ ਫੈਲ ਗਿਆ. ਜੋ ਕਿ ਇਸ ਕਾਂਡ ਵਿਚ ਵਰਣਿਤ ਕਿਸਮਾਂ ਨੂੰ ਦਰਸਾਉਂਦਾ ਹੈ। 
ਪ੍ਰਾਚੀਨ ਸਮਿਆਂ ਤੋਂ ਹੀ ਭਾਰਤ ਦੇ ਕਵੀ ਰਹੌਸਵਾਦੀ. ਬੋਹੜ ਦੇ ਰੋਖ ਦਾ ਸੁੰਦਰ- 

ਸੋਹਣੇ ਸ਼ਬਦਾਂ ਵਿਚ ਗੁਣ-ਗਾਣ ਕਰਦੇ ਰਹੇ ਹਨ। ਆਧੁਨਿਕ ਕਵੀ ਵੀ, ਇਸ ਪੋਖੋਂ ਪਿਛੇ 
ਨਹੀਂ ਰਹੇ। ਏਥੇ ਮੈਂ ਕਵੀ ਸਾਉਥੇ ਦੀਆਂ ਕੁਂਝ ਕਾਵਿ-ਪੋਗਤੀਆਂ ਦੇਣੀਆਂ ਉੱਚਿਤ 
ਸਮਝਦਾ ਹਾਂ : 

ਤੌਕਣ ਨੂੰ ਸੀ. ਦ੍ਰਿਸ਼ ਉਹ ਸੁੰਦਰ 

ਰੁੱਖ ਉਹ ਪੁਜਣ-ਯੋਗ 

ਪੌਸਰਿਆ ਹੋਇਆ, ਏਧਰ-ਓਧਰ, 

ਪੰਜਾਹ-ਸੱਠ ਹੈਸਨ_ ਥੰਮ਼ੂ ਓਸਦੇ 

ਸੈਂਧੇ ਅਤੇ ਸਤੋਗ ਤੋ ਉੱਚਾ-ਲੰਮਾ ਛਤਰ ਸੁਹਾਵਾ/ 


ਜਾਣੌ-ਪਛਾਣੇ ਰੁੱਖ 


ਰੁਖ, ਭਾਰਤ 


ਹੈ। ਇਸ ਵੇਲੇ ਬੋਹੜ ਦਾ 


ਰੁੱਖ ਪ੍ਰਤੀਤ 


ਬੋਹੜ ਉਪ-ਹਿਮਾਲਾਈ ਵਣਾਂ ਅਤੇਟਾਪੂਹਾਰ ਭਾਰਤ ਦੇ ਪਹਾੜੀ ਸਿਲਸਿਲਿਆ ਦੀਆ 
ਹੁੰਦਾ 


ਕਈ ਢਲਵਾਨਾਂ ਦਾ ਮੁਲ 






/।੮ 





ਵੋ, ਹਲ ਰੇ 
ਉਆ ਵਾ ਅੱ] & 








ਚਿੱਤਰ 7. ਬੋਹੜ ਦਾ ਰੁੱਖ (ਕਲਕੱਤਾ ਦਾ ਬੈਂਗਾਲੈਨੁੰਸਿਸ ਲਿੰਨ) 


ਬੰਹੜ ਐਓ 


ਦੀਆਂ ਬਹੁਤ ਸਾਰੀਆਂ ਸੜਕਾਂ ਦੇ ਨਾਲ-ਨਾਲ, ਮੌਦਰਾਂ ਅਤੇ ਪਵਿੰਤਰ ਧਾਰਮਿਕ ਸਥਾਨਾਂ 
ਦੇ ਨੌੜੇ ਅਤੇ ਪਿੰਡਾਂ ਦੇ ਕੋਲ, ਖੁੱਲ੍ਹੀਆਂ ਥਾਵਾਂ 'ਤੇ ਲਾਇਆ ਜਾਣ ਵਾਲਾ ਇੰਕ ਆਮ 
ਰੱਖ ਹੈ। ਅਕਸਰ ਬੋਹੜ ਦਾ ਫੁਖ, ਪਿੰਡ ਦੇ ਲੋਕਾਂ ਦੇ ਇਕੱਠੇ ਹੋਣ ਦੀ ਥਾਂ ਹੁੰਦਾ ਹੈ, 
ਇੱਕ ਤਰ੍ਹਾਂ ਦਾ ਕਲੌਬ-ਘਰ, ਜਿੱਥੇ ਕਿ ਪੇਂਡੂ ਸਮਾਜ ਦੇ ਸਮਾਜਿਕ ਤੇ ਵਪਾਰਕ ਜੀਵਨ 
ਦੀਆਂ ਜ਼ਿਆਦਾਤਰ ਸਰਗਰਮੀਆਂ ਨੋਪਰੇ ਚੜ੍ਹਦੀਆਂ ਹਨ, ਜਿੱਥੇ ਗੌਪਬਾਜ਼ੀ ਹੁੰਦੀ ਹੈ। 
ਦੇਸ਼ ਦੇ ਜ਼ਿਆਦਾ ਗਰਮ ਹਿੱਸਿਆਂ ਵਿਚ, ਬੋਹੜ ਦੀ ਠੰਡੀ-ਮਿੱਠੀ ਛਾਂ ਸੜਦੇ-ਬਲਦੇ ਸੂਰਜ 
ਦੀ ਗਰਮੀ ਤੋਂ ਰਾਹਤ ਬਖ਼ਸ਼ਣ ਦਾ ਇੱਕ ਮੁੱਖ ਸਾਧਨ ਹੈ। 


ਵਰਣਨ 

ਇਹ ਇੰਕ ਬਹੁਤ ਵੱਡਾ ਦਰੋਖ਼ਤ ਹੁੰਦਾ ਹੈ, ਜੋ 70 ਤੋਂ 100 ਫ਼ੁਂਟ ਉੱਚਾ ਚਲਿਆ ਜਾਂਦਾ 
ਹੈ। ਇਸ ਦੀਆਂ ਸ਼ਾਖ਼ਾਂ 'ਤੇ ਵੀ ਜੜ੍ਹਾ ਨਿਕਲ ਆਉਂਦੀਆਂ ਹਨ, ਜੋ ਹੇਠਾਂ ਨੂੰ ਲਮਕ 
ਕੋ, ਧਰਤੀ ਤੌਕ ਪੁਜ ਜਾਂਦੀਆਂ ਹਨ ਅਤੇ ਧਰਤੀ ਵਿਚ ਦਾਖ਼ਲ ਹੋ ਕੇ, ਉਹਨਾਂ ਦੇ ਤਣੇ 
ਬਣ ਜਾਂਦੇ ਹਨ। ਇਸ ਤਰ੍ਹਾਂ ਰੌਖ ਦਾ ਬਹੁਤ ਜ਼ਿਆਦਾ ਵਾਧਾ-ਵਿਕਾਸ ਹੁੰਦਾ ਰਹਿੰਦਾ ਹੈ। 
(ਸਰ ਜੀ. ਕਿੰਗ ਸ਼ਾਹੀ ਬਨਸੋਂਪਤ - ਵਿਗਿਆਨਕ ਬਾਗ਼. ਕਲਕੌਤਾ ਦੇ ਸਾਲਵਾਫ 
ਬਿਰਤਾਂਤ ਵਿਚ 1:18, 1887) । ਟਾਹਣੀਆਂ 'ਤੇ ਨਿਕਲਣ ਵਾਲੀਆਂ ਇਹ ਜੜ੍ਹਾਂ. ਪਹਿਲਾਂ 
ਸੂਤ ਦੇ ਧਾਗਿਆਂ ਜਿੰਨੀਆਂ ਬਾਰੀਕ ਹੁੰਦੀਆਂ ਹਨ. ਪਰ ਜ਼ਮੀਨ ਵਿੱਚ ਪੇਕੀ ਤਰ੍ਹਾਂ ਟਿਕ 
ਜਾਣ ਤੋਂ ਬਾਅਦ. ਧਾਗਿਆਂ ਵਰਗੀਆਂ ਇਹ ਜੜ੍ਹਾਂ. ਹੋਲੀ-ਹੋਲੀ ਵੱਡੇ ਵੱਡੇ ਥੰਮ੍ਹ ਜਿਹੇ 
ਬਣ ਜਾਂਦੀਆਂ ਹਨ. ਜੋ ਵੱਡੀਆਂ ਵੌਡੀਆਂ ਡਾਹਲੀਆਂ ਤੇ ਡਾਹਲਿਆਂ ਦੇ ਭਾਰ ਨੂੰ ਟੇਕ 
ਦਿੰਦੇ ਹਨ। ਪੌਤੇ ਮੋਟੇ ਤੋਰ 'ਤੇ ਆਡੇ ਦੀ ਸ਼ਕਲ ਦੇ ਹੁੰਦੇ ਹਨ. ਨਰਮ ਤੇ ਚਮਕਦਾਰ । 
ਪੁਰਾਣੇ ਪੌਤੇ ਸਖ਼ਤ ਤੇ ਚਮੜੇਦਾਰ ਹੋ ਜਾਂਦੇ ਹਨ. ਕਿਨਾਰਿਆਂ ਤੋ' ਸਾਬਤ-ਸਬੂਤੇ। ਉਹ 
ਮੁੱਢ ਅਤੇ ਨੋਕ ਤੋਂ ਗੋਲ-ਜਿਹੇ ਹੁੰਦੇ ਹਨ. ਕੋਈ ਘੋਟ ਕੋਈ ਵੌਧ, ਉਪਰੋਂ ਗੂੜ੍ਹੋ ਹਰੇ ਰੰਗ 
ਦੇ, ਹੇਠੋਂ ਥੋੜ੍ਹੇ-ਥੋੜ੍ਹੇ ਪੀਲੇ । ਫੋਲ ਅਤੇ ਫਲ ਅਪਰਗਟ-ਜਿਹੇ ਹੁੰਦੇ ਹਨ. ਬਹੁਤ ਹੀ ਛੋਟੇ 
-ਛੋਟੇ ਉਹਨਾਂ ਵਿਚੋਂ ਬਹੁਤ ਸਾਰੋ ਇੰਕ ਥਾਂ ਇੱਕਠੇ ਹੀ ਲੌਂਗੇ ਹੋਏ ਹੁੰਦੇ ਹਨ, ਗੋਲ੍ਹਾਂ 
ਜਿਹੇ। ਗੋਲ੍ਹਾਂ ਅਸਲ ਵਿੱਚ ਫਲ ਨਹੀਂ ਹੁੰਦੀਆਂ, ਸਗੋ' ਇੰਕ ਤਰ੍ਹਾਂ ਦੀ ਥੈਲੀ-ਜਿਹੀ 
ਹੁੰਦੀਆਂ ਹਨ. ਜਿਸ ਵਿੱਚ ਸੈਂਕੜੇ ਫੋਲ ਜਾਂ ਫਲ ਹੁੰਦੇ ਹਨ । ਅੰਜੀਰ ਜਾਤੀ ਦੇ ਸਾਰੇ ਰੁੱਖਾਂ 
ਦੇ ਅਸਲੀ ਤੇ ਸੋਚਮੁਚ ਦੇ ਫਲ ਤਾਂ ਬਹੁਤ ਹੀ ਬਾਰੀਕ ਬੀਅ ਜਿਹੋ ਹੁੰਦੇ ਹਨ, ਜੋ ਲੋਕਾਂ 
ਲਈ. ਖ਼ਾਸ ਤੌਰ `ਤੇ ਨਕਲੀ ਦੰਦਾਂ ਵਾਲੋਂ ਲੋਕਾਂ ਲਈ, ਬੜੀ ਔਖ ਪੈਦਾ ਕਰਦੇ ਹਨ। 
ਤਕਨੀਕੀ ਤੋਰ 'ਤੇ ਗੋਲ੍ਹ ਜਾਂ ਅੰਜੀਰ ਇੰਕ ਸੰਯੁਕਤ ਫਲ ਹੁੰਦਾ ਹੈ, ਜਿਸ ਵਿਚ 
ਅਨੌਕਾਂ ਛੋਟੇ-ਛੋਟੇ ਫਲ ਹੁੰਦੇ ਹਨ। ਬੋਹੜ ਦੇ ਰੁੱਖ ਨੂੰ ਗੋਲ੍ਹਾਂ, ਪੌਤਰ-ਡੰਡੀ ਅਤੇ ਤਣੇ 
ਜਾਂ ਸ਼ਾਖ਼ ਦੇ ਉਪਰਲੇ ਹਿੱਸੇ ਦੇ ਵਿਚਕਾਰਲੇ ਕੋਣ ਜਾਂ ਬਿੰਦੂ `ਤੇ ਨਿਕਲਦੀਆਂ ਹਨ। 
ਪਹਿਲਾਂ-ਪਹਿਲਾਂ ਉਹ ਹਰੀਆਂ ਤੇ ਸਖ਼ਤ ਹੁੰਦੀਆਂ ਹਨ. ਅਖ਼ੀਰ ਉਹ ਲਾਲ ਰੰਗ ਦੀਆਂ 
ਅਤੇ ਬਣਤਰ ਵਿਚ ਨਰਮ ਹੋ ਜਾਂਦੀਆਂ ਹਨ। ਬਾਂਦਰ ਅਤੇ ਪੌਛੀ ਇਹਨਾਂ ਗੋਲ੍ਹਾਂ ਨੂੰ 
ਬੜੇ ਚਾਅ ਨਾਲ ਖਾਂਦੇ ਹਨ। ਉਹਨਾਂ ਦਾ ਸੁਆਦ ਵਧੀਆ ਹੁੰਦਾ ਹੈ। ਪਰ ਸਾਨੂੰ ਮਨੌਂਖਾਂ 
-ਮਕੌੜਿਆਂ ਦੀ ਲਾਗ ਲਗੀ ਹੋਈ ਹੁੰਦੀ ਹੈ, ਜਿਸ ਕਰਕੇ ਉਹ ਜੇ ਖ਼ਤਰਨਾਕ ਨਹੀਂ, 
ਤਾਂ ਘੋਟੋ-ਘੋਟ ਸੰਦੇਹਪੂਰਨ ਜ਼ਰੂਰ ਬਣ ਜਾਂਦੀਆਂ ਹਨ । 


46 ਜਾਣੇ-ਪਛਾਣੇ ਰੁੱਖ 


ਪਿੰਡ ਵਿਚ 
'ਬੋਹੜ ਦਾ ਰੋਂਖ ਗਲੀਆਂ ਦੇ ਨਾਲ-ਨਾਲ ਅਤੇ ਹੋਰ ਥਾਵਾਂ 'ਤੇ ਲਾਉਣ ਲਈ ਬਹੁਤ ਚੰਗਾ 
ਮੋਨਿਆ ਗਿਆ ਹੈ, ਪਰ ਪਿੰਡਾਂ ਦੀਆਂ ਖੁੰਲ੍ਹੀਆਂ ਥਾਵਾਂ 'ਚ ਲਾਏ ਜਾਣ 'ਤੇ, ਇਹ ਆਪਣੀ 
ਪੂਰੀ ਛਬ-ਸ਼ਾਨ ਵਿਚ ਮੋਲਦਾ-ਵਿਗਸਦਾ ਹੈ। ਜਿਉ' ਜਿਉਂ' ਰਖ ਆਕਾਰ ਵਿੱਚ ਵੱਡਾ ਹੁੰਦਾ 
ਹੈ, ਸ਼ਾਖ਼ਾਂ ਤੋਂ ਨਿਕਲਣ ਵਾਲੀਆਂ ਜੜ੍ਹਾਂ ਵੀ ਗਿਣਤੀ ਵਿੱਚ ਵਧਦੀਆਂ ਜਾਂਦੀਆਂ ਹਨ 
ਅਤੇ ਰੁਂਖ ਦਾ ਪਸਾਰ ਵਧੇਰੇ ਹੀ ਵਧੇਰੇ ਹੁੰਦਾ ਚਲਿਆ ਜਾਂਦਾ ਹੈ। ਇਹ ਏਨਾ ਵਿਸ਼ਾਲ 
ਤੇ ਵਿਸਤ੍ਰਿਤ ਹੋ ਜਾਂਦਾ ਹੈ ਕਿ ਕਈ ਪੁਰਾਣੇ ਰੁੱਖਾਂ ਦੀ ਛਾਂ ਹੇਠ ਇਕ ਪੂਰੀ ਬਟਾਲੀਅਨ 
ਪਨਾਹ ਲੈ ਸਕਦੀ ਹੈ। ਭਾਰਤ ਵਿੱਚ ਬੋਹੜ ਦੇ ਕਈ ਬਹੁਤ ਪ੍ਰਸਿੱਧ ਰੁਖ ਹਨ। ਸ਼ਾਹੀ 
ਬਨਸਪਤ-ਵਿਗਿਆਨਕ ਬਗ਼, ਸਿਬਪੁਰ, ਕਲਕੌਤਾ ਵਿੱਚ ਬੇਹੜ ਦਾ ਇੱਕ ਅਜਿਹਾ ਰੌਖ 
ਹੈ, ਜਿਸ ਬਾਰੇ ਪ੍ਰਸਿੰਧ ਹੈ ਕਿ ਉਹ 1782 ਵਿੱਚ ਤਾੜ ਦੇ ਰੋਂਖ 'ਤੇ ਕਿਰੇ ਬੀਅ ਤੇ ਉੱਗਿਆ 
ਸੀ। ਉਸ ਬਾਰੇ ਪਰੇਨ ਨੇ 1900 ਵਿੱਚ ਲੰਮਾਈ-ਚੌੜਾਈ 'ਤੇ ਮਾਪ ਆਦਿ ਦਾ ਵੇਰਵਾ, 
ਇਸ ਤਰ੍ਹਾਂ ਦਿੱਤਾ ਸੀ : ਉਦੋਂ ਮੂਲ ਤਣੇ ਦਾ ਘੇਰ 15 ਮੀਟਰ ਸੀ, ਹਵਾਈ ਜੜ੍ਹਾਂ ਦੀ 
ਗਿਣਤੀ 464 ਸੀ. ਜੋ ਆਕਾਰ ਵਿੱਚ ਕੁੱਝ ਸੈਂਟੀਮਰਾਂ ਤੋਂ ਲੈ ਕੇ 3.6 ਮੀਟਰ ਘੇਰੇ ਦੀਆਂ 
ਸਨ, ਰੁੱਖ ਦੇ ਛਤਰ ਦਾ ਘੇਰਾ 377 ਮੀਟਰ ਸੀ। 1965 ਵਿਚ ਹਵਾਈ ਜੜ੍ਹਾਂ ਦੀ ਗਿਣਤੀ 
ਇੰਕ ਹਜ਼ਾਰ ਤੋਂ ਉੱਪਰ (1044) ਸੀ. ਹਾਲਾਂ ਕਿ ਰੁਖ ਨੂੰ ਪੂਰੀ ਤਰ੍ਹਾਂ ਫੈਲਰਣ ਨਹੀਂ ਸੀ 
ਦਿਤਾ ਗਿਆ, ਛੁੱਟ ਸੜਕ ਉੱਤੇ ਜਾਂ ਬਾਗ਼ ਦੇ ਰਸਤੇ 'ਤੇ. ਜੋ ਰੁੱਖ ਦੇ ਆਲੋ-ਦੁਆਲੋ ਜਾਂਦਾ 
ਹੈ। ਕਹਿਣ ਦਾ ਭਾਵ ਇਹ ਹੈ ਕਿ ਰੁਖ ਨੂੰ ਲੌਂਗਭਗ 5-6 ਮੀਟਰ ਹਰ ਪਾਸੇ ਨੂੰ ਵਧਣ 
ਦਿੱਤਾ ਗਿਆ ਸੀ. ਜਿਸ ਨਾਲ ਉਸਦਾ ਕੌਲ ਘੇਰਾ 416 ਮੀਟਰ ਹੋ ਗਿਆ ਸੀ। ਇਸ 
ਤੋਂ ਵੀ ਵੱਡਾ ਇੱਕ ਹੋਰ ਰੁਖ ਸੀ, ਦੌਖਣੀ ਮਹਾਰਾਸ਼ਟਰ ਵਿੱਚ ਸਤਾਰਾ ਤੋਂ' ਕੁੱਝ ਕਿਲੋਮੀਟਰ 
ਦੂਰ । 1882 ਵਿਚ ਉਸ ਰੁੱਖ ਦਾ ਘੇਰਾ 483 ਮੀਟਰ ਸੀ। ਉਤਰ ਤੋਂ ਦੌਖਣ ਵਲ, ਉਸ 
ਦੀ ਲੰਬਾਈ 181 ਮੀਟਰ ਅਤੇ ਪੁਰਬ ਤੋ' ਪੌਛਮ ਵਲ 134 ਮੀਟਰ ਸੀ। 

ਬੈਬਈ ਵਰਗੇ ਕੁੱਝ ਸ਼ਹਿਰਾਂ ਦੇ ਗਲੀ-ਬਾਜ਼ਾਰਾਂ ਦੇ ਨਾਲ-ਨਾਲ, ਬੋਹੜ ਦਾ ਰੁੱਖ 
ਆਮ ਮਿਲਦਾ ਹੈ। ਪਰ ਬਦਕਿਸਮਤੀ ਨੂੰ ਕਈ ਹਾਲਾਤ ਅਜਿਹੇ ਹੁੰਦੇ ਹਨ, ਜਿਹਨਾਂ 
ਕਾਰਨ, ਰੁੱਖ ਦਾ ਪੂਰਾ ਵਿਕਾਸ ਨਹੀਂ ਹੁੰਦਾ। ਕਈਆਂ ਥਾਵਾਂ 'ਤੇ ਹਵਾਈ ਜੜ੍ਹਾਂ ਨੂੰ, ਬੋਚੇ 
ਝੂਲਿਆਂ ਦੇ ਤੌਰ 'ਤੇ ਵਰਤਦੇ ਹਨ, ਜਿਸ ਨਾਲ ਉਹਨਾਂ ਨੂੰ ਨੁਕਸਾਨ ਪੋਜਦਾ ਹੈ ਅਤੇ 
ਉਹ ਜ਼ਮੀਨ ਤੌਕ ਨਹੀਂ ਪੁੰਜ ਸਕਦੀਆਂ। ਜ਼ਿਆਦਾ ਗਰਮੀ ਦੇ ਦਿਨਾਂ ਵਿੱਚ, ਪਸ਼ੂ, ਨਰਮ- 
ਨਾਜ਼ੁਕ ਜੜ੍ਹਾਂ ਨਾਲ ਆਪਣਾ ਸਰੀਰ ਰਗੜਦੇ ਵੀ ਵੇਖਣ ਵਿਚ ਆਉਂਦੇ ਹਨ। ਇਸ ਨਾਲ 
ਵੀ, ਜੜ੍ਹਾਂ ਖ਼ਰਾਬ ਹੋ ਜਾਂਦੀਆਂ ਹਨ ਅਤੇ ਉਹਨਾਂ ਦੇ ਜ਼ਮੀਨ ਤੌਂਕ ਪੁੰਜਣ ਅਤੇ ਉਸਦੇ 
ਅੰਦਰ ਪ੍ਰਵੇਸ਼ ਕਰਨ ਵਿਚ ਰੁਕਾਵਟ ਪੈਂਦੀ ਹੈ। ਇਸ ਤੋ' ਇਲਾਵਾ, ਸ਼ਹਿਰਾਂ ਵਿੱਚ, ਰੌਖ 
ਦੀਆਂ ਜੜ੍ਹਾਂ ਨੂੰ ਸੜਕਾਂ ਅਤੇ ਪਟੜੀਆਂ ਉੱਤੇ ਸੀਮਿੰਟ ਆਦਿ ਦੇ ਐਦਰ ਨਹੀਂ ਜਾਣ 
ਦਿੱਤਾ ਜਾਂਦਾ। ਇਸ ਤਰ੍ਹਾਂ ਬੋਹੜ ਦੇ ਸਾਰੇ ਰੁੱਖਾਂ ਨੂੰ. ਆਪਣੀਆਂ ਟੇਕ ਦੇਣ ਵਾਲੀਆਂ 
ਜੜ੍ਹਾਂ ਵਿਕਸਿਤ ਕਰਨ ਦਾ ਮੋਕਾ ਤੇ ਲਾਭ ਨਹੀਂ ਮਿਲਦਾ। ਸਿੱਟੇ ਵਜੋਂ ਉਹ ਉਪਰੋ' ਬਹੁਤ 
ਜ਼ਿਆਦਾ ਭਾਰੇ ਹੋ ਜਾਂਦੇ ਹਨ ਅਤੇ ਨਤੀਜੇ ਦੇ ਤੋਰ 'ਤੇ. ਬਰਸਾਤ ਦੇ ਮੋਸਮ 'ਚ, ਉਹਨਾਂ 
ਵਿਚੋਂ ਬਹੁਤ ਸਾਰੇ ਧੜੰਮ ਕਰਕੇ ਧਰਤੀ 'ਤੇ ਢਹਿ ਪੈਂਦੇ ਹਨ। ਅਸੀਂ ਕੁੱਝ ਵਰ੍ਹਿਆਂ ਵਿਚ 
ਹੀ ਬੋਹੜ ਦੇ ਕੌਝ ਬਹੁਤ ਵਈੀਆ ਨੌਂਖਾਂ ਨੂੰ. ਬੈਵਟੀ ਦੀ ਮਹਾਤਮਾ ਰਾਂਧੀ ਜੋਡ ਦੇ ਨਾਲ- 


ਬੋਹੜ 4 
ਨਾਲ, ਦੋਵਾਂ ਪਾਸਿਆਂ 'ਤੇ ਡਿੰਗਦੇ ਤੇ ਢਹਿ-ਢੇਰੀ ਹੁੰਦੇ ਤੌਕਿਆ ਹੈ। 

ਕੰਧਾਂ ਉੱਪਰ 

ਕਈ ਵਾਰੀ ਪੋਛੀਆਂ ਦੁਆਰਾ ਜਾਂ ਕਿਸੇ ਹੋਰ ਤਰ੍ਹਾਂ ਲਿਜਾਏ ਜਾਂਦੇ, ਬੋਹੜ ਦੇ ਬੀਅ. ਸਾਡੇ 
ਕਸਬਿਆਂ-ਸ਼ਹਿਰਾਂ ਵਿੱਚ ਪੁਰਾਣੀਆਂ ਕੰਧਾਂ ਆਦਿ 'ਤੇ ਡਿਗ ਪੈਂਦੇ ਹਨ। ਉਹ ਬੀਅ 
ਛੇਤੀ ਹੀ ਉੱਗ ਆਉਂਦੇ ਹਨ ਅਤੇ ਉਸ ਤੋਂ ਮਗਰੋਂ ਕਟੀ ਅਜੀਬ-ਅਜੀਬ ਤੇ ਵਿੰਦਿਤਫ 
ਨਿੱਕੀਆਂ ਨਿੱਕੀਆਂ ਤ੍ਰੇੜਾਂ ਅਤੇ ਝੀਤਾ-ਵਿਰਲਾਂ ਵਿਚ ਵੜਨ ਦਾ ਯਤਨ ਕਰਦੀਅ' ਹਨ। 
ਉਦੋਂ ਉਹ ਹਾਨੀ-ਰਹਿਤ ਹੁੰਦੀਆਂ ਹਨ । ਪਰ ਹੋਲੀ-ਹੋਲੀ ਅਜਿਹੀਆਂ ਕੂਲੀਆਂ - ਕੋਮਲ 
ਜੜ੍ਹਾਂ ਮੋਟੀਆਂ ਹੁੰਦੀਆਂ ਜਾਂਦੀਆਂ ਹਨ ਅਤੇ ਹੌਲੀ-ਹੌਲੀ ਕੰਧ ਵਿੱਚ ਤ੍ਰੇੜਾਂ ਪੈ ਜਾਂਦੀਆਂ 
ਹਨ ਅਤੇ ਉਹ ਪਾਟ ਜਾਂਦੀ ਹੈ. ਅਤੇ ਅਕਸਰ ਉਸ ਦੀ ਮੁਰੰਮਤ ਵੀ ਸੰਭਵ ਨਹੀਂ ਹੁੰਦੀ, 
ਬੋਬਈ ਦੇ ਨੇੜੇ, ਕੁੱਝ ਪੁਰਾਣੇ ਕਿਲ੍ਹਿਆ ਦੀਆਂ ਕੰਧਾਂ. ਬੋਹੜ ਦੇ ਰੋਖਾਂ ਦੀਆਂ ਜੜ੍ਹਾਂ ਕਾਰਨ, 
ਹੌਲੀ-ਹੋਲੀ ਏਸੇ ਤੜ੍ਹਾ ਪਾਟਦੀਆਂ ਜਾ ਰਹੀਆਂ ਹਨ। 

ਜ਼ਮੀਨ-ਹੇਠਲੀਆਂ ਜੜ੍ਹਾਂ 

ਬੋਹੜ ਦਾ ਰੁਖ. ਸਾਡੇ ਘਰਾਂ ਦੇ ਨੌੜੇ ਇੰਕ ਖ਼ਤਟਨਾਕ ਗੁਆਂਢੀ ਸਿੱਧ ਹੁੰਦਾ ਹੈ। ਇਸ 
ਦੀਆਂ ਜੜ੍ਹਾ ਜ਼ਮੀਨ 'ਤੇ ਪੁੰਜਣ `ਤੇ ਆਮ ਤੋਰ `ਤੇ ਹੋਠਾਂ ਵਲ ਨੂੰ ਵਧਦੀਆਂ ਹਨ ਪਰ 
ਜੋ ਆਢ-ਗੁਆਂਢ ਵਿੱਚ. ਨੋੜੇ ਹੀ ਕੋਈ ਇਮਾਰਤ ਹੋਵੇ, ਤਾਂ ਉਹ ਇਮਾਰਤ ਦੇ ਹੇਠਾਂ 
ਦੀ ਠੰਡੀ ਅਤੇ ਨਮੀਦਾਰ ਮਿੰਟੀ ਵਲ ਨੂੰ ਵਧਣ ਲੌਗ ਪੈਂਦੀਆਂ ਹਨ । ਸੈਂ ਅਕਸਰ ਅਜਿਹੇ 
ਛੋਟੇ-ਛੋਟੇ ਘਰ ਵੇਖੋ ਹਨ. ਜੋ ਬੋਹੜ ਦੇ ਫੌਂਖ ਦੀਆਂ ਜੜ੍ਹਾਂ ਕਾਰਨ, ਆਪਣੀਆਂ ਨੀਹਾਂ 
ਤੋਂ ਉੱਪਰ ਚੋਕੇ ਜਾਂਦੇ ਹਨ। ਮੈਂ ਅਜਿਹੇ ਪਕੇ ਸਮਤਲ ਵਰਾਂਡੇ ਵੀ ਵੇਖੇ ਹਨ. ਜੋ ਬੋਹੜ 
ਦੇ ਰੋਂਖ ਦੀਆਂ ਅਜਿਹੀਆ ਧਰਤੀ-ਹੇਠਲੀਆਂ ਜੜ੍ਹਾਂ ਕਾਰਨ ਤ੍ਰੇੜੇ ਜਾਂਦੇ ਹਨ ਅਤੇ 
ਬੇਢੇਗੇ ਤੇ ਇਘੜ-ਦੁਘੜੇ ਜਿਹੇ ਹੋ ਜਾਂਦੇ ਹਨ। ਜੇ ਤੁਸੀਂ ਆਪਣੇ ਘਰ ਨੂੰ ਮਹਿਫ਼ੂਜ਼ ਰੋਖਣਾ 
ਚਾਹੁੰਦੇ ਹੋ. ਤਾਂ ਉਸ ਦੇ ਨੇੜੇ-ਤੇੜੇ ਬੋਹੜ ਦਾ ਰੁਖ ਨਾ ਲਾਉ । 


ਪ੍ਰਦੇਸੀ 

ਬੰਬਈ ਦੇ ਨੌੜੇ ਬੋਰੀਵਲੀ ਦੇ ਰਾਸ਼ਟਰੀ ਪਾਰਕ ਵਿੱਚ ਅਤੇ ਭਾਰਤ ਵਿੱਚ ਹੋਰ ਵੀ ਕਈ 
ਥਾਵਾਂ 'ਤੇ ਤੁਸੀਂ ਅਕਸਰ ਤਾੜ ਦਾ ਅਜਿਹਾ ਰੌਂਖ ਤੋਕ ਸਕਦੇ ਹੋ, ਜਿਵੇਂ ਕਿ ਉਹ ਬੋਹੜ 
ਦੇ ਰਖ ਦੇ ਤਣਿਆਂ ਅਤੇ ਜੜ੍ਹਾਂ ਦੇ ਵਿੱਚੋਂ ਉੱਗਿਆ ਹੋਵੇ। ਬਦਕਿਸਮਤੀ ਨੂੰ ਤਾੜ ਉਹ 
ਮਾਸੂਮ ਮੇਜ਼ਬਾਨ ਹੈ, ਜਿਸ ਨੇ ਕਿ ਬੋਹੜ ਨੂੰ ਉਦੋਂ ਪਨਾਹ ਤੇ ਸੌਂਰਖਿਆ ਦਿੱਤੀ ਸੀ. ਜਦੋਂ 
ਉਹ ਅਜੋ ਬੌਚਾ ਹੀ ਸੀ, ਪਰ ਜਦੋਂ ਬੋਹੜ ਦਾ ਬੂਟਾ ਵੱਡਾ ਤੇ ਸ਼ੱਕਤੀਸ਼ਾਲੀ ਹੋ ਜਾਂਦਾ 
ਹੈ, ਤਾਂ ਉਹ ਉਲਟਾ ਆਪਣੇ ਮੇਜ਼ਬਾਨ ਵਲ ਹੀ ਮੁੜ ਪੈਂਦਾ ਹੈ ਅਤੇ ਤਾੜ ਦੇ ਰੁੱਖ ਦੀ 
ਸੰਘੀ ਘੁੰਟ ਦਿੰਦਾ ਹੈ। ਬੋਹੜ ਦੇ ਰੁੱਖ ਦੇ ਕੁਝ ਬੀਜ ਤਾੜ ਦੇ ਰੁਖ ਦੇ ਤਣੇ 'ਤੇ ਕਿਰ 
ਸਕਦੇ ਹਨ। ਮੌਨਸੂਨ ਦੇ ਮੋਸਮ ਵਿੱਚ ਅਜਿਹੇ ਬੀਅ ਉੱਗ ਆਉਂਦੇ ਹਨ ਅਤੇ ਉਹਨਾਂ 
ਦੀਆਂ ਧਾਗੋ ਵਰਗੀਆਂ ਬਹੁਤ ਹੀ ਬਾਰੀਕ-ਬਾਰੀਕ ਜੜ੍ਹਾਂ ਜ਼ਮੀਨ ਵਿੱਚ ਚਲੀਆਂ 
ਜਾਂਦੀਆਂ ਹਨ ਅਤੇ ਛੇਤੀ ਹੀ ਅਜਿਹੀਆਂ ਜੜ੍ਹਾਂ ਤਾੜ ਦੇ ਤਣੇ ਨੂੰ, ਇਕ ਸੂਖਮ ਜਾਲ 


1 ਬੋਹੜ ਜਾਣੇ-ਪਛਾਣੇ ਰੱਖ 


ਜਿਹਾ ਬਣਾ ਕੇ, ਘੋਰ ਲੈਂਦੀਆਂ ਹਨ। ਬੋਹੜ ਦੇ ਰੁੱਖ ਦੀਆਂ ਜੜ੍ਹਾਂ ਮੋਟੀਆਂ ਹੁੰਦੀਆਂ 
ਜਾਂਦੀਆਂ ਹਨ, ਏਥੋਂ ਤਕ ਕਿ ਉਹ ਮਜ਼ਬੂਤ ਰੋਂਸੀਆਂ-ਜਿਹੀਆਂ ਬਣ ਜਾਂਦੀਆਂ ਹਨ ਅਤੇ 
ਉਹ ਤਾੜ ਦੇ ਤਣੇ ਨੂੰ ਏਨੇ ਜ਼ੋਰ ਨਾਲ ਪੀਚ ਦਿੰਦੀਆਂ ਹਨ ਕਿ ਉਹ ਸਾਰੀਆਂ ਨਾਲੀਆਂ 
ਜੋ ਜ਼ਮੀਨ ਵਿਚੋਂ, ਤਾੜ ਦੇ ਰੋਂਖ ਦੇ ਛਤਰ ਤੌਕ, ਪਾਣੀ ਲਿਜਾਂਦੀਆਂ ਹਨ, ਉਹ ਮਿਧੀਆਂ- 
ਮਸਲੀਆਂ ਜਾਂਦੀਆਂ ਹਨ ਅਤੇ ਰੁਕ ਜਾਂਦੀਆਂ ਹਨ। ਇਸ ਦਾ ਸਿੱਧਾ-ਸਾਦਾ ਅਰਥ ਇਹੀ 
ਹੈ ਕਿ ਤਾੜ ਜੀਵਿਤ ਨਹੀਂ ਰਹਿ ਸਕਦਾ। ਉਹ ਛੇਤੀ ਹੀ ਮਰ-ਮੁੱਕ ਜਾਂਦਾ ਹੈ, ਉਸਦਾ 
ਮੁੱਢ ਗਲ-ਸੜ ਜਾਂਦਾ ਹੈ ਅਤੇ ਲੋਪ ਹੋ ਜਾਂਦਾ ਹੈ ਅਤੇ ਪਿਛੋ, ਬੋਹੜ ਦੇ ਰੁੱਖ ਦੀਆਂ, 
ਤਾੜ ਦੀ ਸੰਘੀ ਘੁਟਣ ਵਾਲੀਆਂ ਜੜ੍ਹਾਂ ਦੁਆਰਾ ਬਣਾਇਆ ਇੱਕ ਅੰਜੀਬ-ਅਲੋਕਾਰ 
ਜਿਹਾ, ਪਿੰਜਰੇ ਵਰਗਾ ਢਾਂਚਾ ਹੀ ਬਾਕੀ ਰਹਿ ਜਾਂਦਾ ਹੈ। ਬੋਹੜ ਦਾ ਰੋਂਖ ਜੌਗਲ ਦੇ ਕਈ 
ਮਹੌਤਵਪੂਰਨ ਰੁੱਖਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦਾ ਹੈ। ਇਸ ਕਾਰਨ ਵਣ- 
ਪਾਲ, ਬੋਹੜ ਦੇ ਰੁੱਖ ਨੂੰ ਜੰਗਲਾਂ ਤੋ' ਦੂਰ ਰੌਖਣ ਲਈ, ਇਸ ਦੇ ਵਿਰੁਂਧ ਲਗਾਤਾਰ ਲੜਾਈ 
ਕਰਦੇ ਰਹਿੰਦੇ ਹਨ। ਵਿਲੀਅਮ ਰੌਕਸਬਰਗ ਨੇ ਇਸ ਰੌਖ ਬਾਰੇ 1832 ਵਿੱਚ ਲਿਖਿਆ 
ਸੀ : “ਪੋਛੀ ਫਲ ਖਾਂਦੇ ਹਨ ਅਤੇ ਉਹਨਾਂ ਦੇ ਅੰਦਰੋਂ, ਬਾਹਰ ਨਿਕਲੇ ਬੀਅ ਸਗੋਂ 
ਵਧੇਰੇ ਚੰਗੀ ਤਰ੍ਹਾਂ ਉਗਦੇ ਅਤੇ ਅੰਕੁਰਿਤ ਹੁੰਦੇ ਹਨ, ਜੈਕਰ ਉਹ ਤਾੜ ਦੇ ਰੁਂਖ ਦੇ ਪਤਿਆਂ 
ਵਿਚਾਲੇ ਡਿੱਗ ਪੈਣ . . . . ਉਥੇ ਹੀ ਉਹ ਵਧਣ-ਵਿਗਸਣ ਲੌਂਗ ਪੈਂਦੇ ਹਨ ਅਤੇ ਉਹਨਾਂ 
ਦੇ ਹੋਠਾਂ ਨੂੰ ਲਮਕਣ ਵਾਲੇ ਹਿੱਸੇ ਸਮਾਂ ਪਾ ਕੇ, ਤਾੜ ਦੇ ਮੁਲ ਰੁੱਖ ਨੂੰ. ਪੂਰੀ ਤਰ੍ਹਾਂ ਆਪਣੀ 
ਗਲਵਕੜੀ ਵਿੱਚ ਲੈ ਲੈਦੇ ਹਨ . . . . . ਇਸ ਕਰਕੇ ਹਿੰਦੂ ਲੋਕ ਇਸ ਨੂੰ ਧਾਰਮਿਕ 
ਆਦਰ-ਸਤਿਕਾਰ ਦੀ ਭਾਵਨਾ ਨਾਲ ਵੇਖਦੇ ਹਨ ਅਤੇ ਇਸ ਨੂੰ ਵਿਧ-ਮਾਤਾ ਵਲੋ' 
ਰਚਾਇਆ ਪਵਿੱਤਰ ਵਿਆਹ ਆਖਦੇ ਹਨ ।' 


17. ਇਸ਼ਕਪੇਚਾ - ਨੁਮਾ ਅੰਜੀਰ 


ਫ਼ਾਈਕਸ ਪਿਊਂਅੀਲਾ ਲਿੰਨ 
(ਕੁਲ : ਮੋਰੇਸੀ) 


'ਫ਼ਾਈਕਸ' ਲੜੀ ਵਿਚ, ਅਸੀਂ ਦੋ ਜਾਤੀਆਂ - 'ਫ਼ਾਈਕਸ ਬੈਂਗਾਲੈੱਨਸਿਸ' (ਬੋਹੜ) ਅਤੇ 
ਫ਼ਾਈਕਸ ਰੀਲਿਜਿਉਸਾ' (ਪਿੰਪਲ - ਵੇਖੋ ਕਾਂਡ-18) ਦਾ ਵਰਣਨ ਕਰ ਰਹੇ ਹਾਂ, ਪਰ 
ਇਹ ਲੜੀ ਇੱਕ ਤਰ੍ਹਾਂ ਨਾਲ ਅਧੂਰੀ ਰਹੇਗੀ ਜੇ ਅਸੀਂ ਤੀਸਰੀ ਜਾਤੀ 'ਫ਼ਾਈਕਸ 
ਪਿਊਮੀਲਾ' ਨੂੰ ਇਸ ਵਿਚ ਸ਼ਾਮਲ ਨਹੀਂ ਕਰਾਂਗੇ, ਜੋ ਕਿ ਸੋਸਾਰ ਦੇ ਬਹੁਤ ਹੀ ਉੱਘੇ 
ਅੰਜੀਰ-ਰੁੱਖਾਂ ਵਿੱਚੋਂ ਇੱਕ ਹੈ। ਇਹ ਭਾਰਤ ਦੇ ਕਈ ਹਿੱਸਿਆਂ ਵਿੱਚ ਹੋਣ ਵਾਲਾ ਇੱਕ 
ਬਹੁਤ ਹੀ ਆਮ ਪੌਦਾ ਹੈ. ਜੋ ਕਿ ਬਹੁਤ ਹੀ ਅਜੀਬ ਢੰਗ ਨਾਲ. ਇੰਕ ਰੁੱਖ ਵਜੋ' ਨਹੀਂ. 
ਸਗੋਂ' ਵੇਖਣ ਨੂੰ ਇਸ਼ਕ ਪੇਚੇ ਦੇ ਪੋਦੇ ਵਾਂਗ ਜਾਪਦਾ ਹੈ, ਨੰਗੀਆਂ-ਸੌਖਣੀਆਂ ਕੰਧਾਂ ਉੱਤੇ 


1. ਵਿਲੀਆਮ ਤੋਕਸਬਰਗ. ਫ਼ਲੌਤਾ ਇੰਡੀਕਾ 32541, 1832 


ਇਸ਼ਕਪੇਚਾ = ਨੁਮਾ ਅੰਜੀਰ 49 


ਚਿੰਬੜਿਆ ਅਤੇ ਉਹਨਾਂ ਨੂੰ ਗੂੜ੍ਹੇ ਹਰੇ ਪੰਤਿਆਂ ਦੀ ਸੰਘਣੀ-ਮੋਟੀ ਪਰਤ ਨਾਲ ਢੋਕਦਾ 
'ਹੋਇਆ। ਹਰ ਲਿਹਾਜ਼ ਨਾਲ ਇਸ ਦੀ ਆਦਤ ਯੂਰਪ ਦੇ ਜਾਂ ਕਸ਼ਮੀਰ ਦੇ ਬਾਗ਼- 
ਬ੍ਗ਼ੀਚਿਆਂ ਦੇ ਇਸ਼ਕ ਪੇਚੇ ਵਰਗੀ ਹੁੰਦੀ ਹੈ। ਇਸ ਲਈ ਕੁਦਰਤੀ ਤੋਰ 'ਤੇ ਬੰਬਈ ਜਾਂ 
ਹੋਰ ਥਾਵਾਂ 'ਤੇ ਇਹ ਇਸ਼ਕਪੇਚ ਦੇ ਨਾਂ ਨਾਲ ਹੀ ਪ੍ਰਸਿੱਧ ਹੈ। ਹਾਲਾਂ ਕਿ ਇਹ ਇੰਕ ਅਸਲੀ 
ਅੰਜੀਰ ਦਾ ਰੋਖ ਜਾਂ ਝਾੜੀ ਹੈ। ਜੇ ਤੁਸੀਂ ਇਸ ਵੇਲ ਨੁਮਾ ਅਜੀਬ-ਜਿਹੇ ਪੋਦੇ 'ਤੇ 
ਲੌਂਗੇ. ਵੱਡੇ-ਵੱਡੇ ਰਸੀਲੇ ਅੰਜੀਰ ਤੋਕੋਗੇ, ਤਾਂ ਤੁਸੀਂ ਸਾਡੇ ਇਸਕਪੇਚੇ ਦੀ ਪਛਾਣ ਬਾਰੇ 
ਕਿਸੇ ਸ਼ੌਕ-ਸੰਦੇਹ ਵਿਚ ਨਹੀਂ ਰਹੋਗੇ । 

ਭਾਵੇਂ ਇਹ ਹੋ ਸਕਦਾ ਹੈ ਕਿ ਜਦ ਤੁਸੀਂ ਇਸ ਪੌਦੇ 'ਤੇ ਲੌਗੇ ਵੱਡੇ-ਵੱਡੇ ਅੰਜੀਰ 
ਵੀ ਵੇਖੋ, ਤਾਂ ਤੁਸੀਂ ਉਹਨਾਂ ਨੂੰ ਇਸ ਪੋਦੇ ਦੇ ਫਲਾਂ ਦੇ ਤੌਰ 'ਤੇ ਪਛਾਨਣ 'ਚ ਨਾਕਾਮ 
ਰਹੋ। ਅਸਲ ਵਿਚ ਅਜਿਹਾ ਬੰਬਈ ਵਿਚ ਤਾਂ ਅਕਸਰ ਹੋਇਆ ਹੈ. ਜਿੱਥੇ ਕਿ ਇਹ 
ਇਸਕਪੇਚਾ-ਨੁਮਾ ਅੰਜੀਰ, ਕਈ ਵਾਰੀ ਵੌਡੀਆਂ-ਵੌਡੀਆਂ ਇਮਾਰਤਾਂ ਦੀ ਤੀਸਰੀ ਮੌਜ਼ਿਲ 
ਦੀਆਂ ਕੰਧਾਂ ਤੌਕ ਜਾ ਚੜ੍ਹਦਾ ਹੈ। ਕੁੱਝ ਚਿਰ ਪਹਿਲਾਂ ਮੇਰੇ ਕੁਝ ਮਿਤਰਾਂ ਨੇ ਮੈਨੂੰ 
ਪੌਂਛਿਆ ਸੀ : "ਇਸ ਧਰਤੀ 'ਤੇ ਕੋਣ ਹੈ ਉਹ ਬੰਦਾ, ਜਿਸ ਨੇ ਸਾਡੀਆਂ ਕੰਧਾਂ ਨੂੰ ਢੌਕ 
ਰਹੇ, ਇਸ਼ਕਪੇਚੇ ਦੀ ਵੇਲ 'ਤੇ ਕੁੱਝ ਵੌਂਡੇ-ਵੱਡੇ ਅਜੀਰ ਚਿਪਕਾਉਣ ਦਾ ਸੋਚਿਆ ਅਤੇ 
ਤਰੀਕਾ ਲੱਭਿਆ ਹੈ ?" ਉਤਰ ਬੜਾ ਸੋਖਾ ਸੀ। ਸਾਡੇ ਇਸ਼ਕਪੇਚੇ 'ਤੇ ਅਜਿਹੇ ਫਲ 
ਚਿਪਕਾਉਣ ਲਈ ਕੋਈ ਉਪਰ ਨਹੀਂ ਸੀ ਗਿਆ ਸਗੋਂ ਆਪ ਪੌਦੇ ਨੋ. ਉਹ ਫਲ ਪੈਦਾ 
ਕੀਤੋ ਸਨ। ਅਸਲ ਵਿੱਚ ਸਾਡਾ ਇਸ਼ਕਪੇਚਾ ਅੰਜੀਰ ਦਾ ਪੋਦਾ ਸੀ। 

ਇਸ਼ਕਪੇਚਾ ਅੰਜੀਰ ਦਾ ਮੂਲ ਸਥਾਨ ਦੀਨ ਤੇ ਜਾਪਾਨ ਹੈ।ਇਹ ਭਾਰਤ ਦੇ ਮੈਦਾਨਾਂ 
ਦੇ ਸਾਰੇ ਹੀ ਹਿੱਸਿਆਂ ਵਿੱਚ ਕੰਧਾਂ ਅਤੇ ਇਮਾਰਤਾਂ ਦੇ ਨਾਲ ਆਮ ਉਗਾਇਆ ਜਾਂਦਾ 
ਹੈ। ਇਹ ਇੰਕ ਸਦਾ-ਬਹਾਰ ਪੋਦਾ ਹੈ। ਇੱਕ ਵਾਰ ਠੀਕ ਤਤ੍ਹਾਂ ਲੋਗ ਜਾਣ ਤੇ. ਇਸ 
ਨੂੰ ਬਹੁਤੀ ਸਾਵਧਾਨੀ ਤੇ ਸੰਭਾਲ ਦੀ ਲੋੜ ਨਹੀਂ' ਹੁੰਦੀ। ਉੱਤਰ ਵਲ ਨੂੰ ਮੂੰਹ ਵਾਲੀਆਂ 
ਠੰਡੀਆਂ ਕੰਧਾਂ 'ਤੇ ਇਹ ਵਧੇਰੇ ਚੰਗਾ ਹੁੰਦਾ ਹੈ। 


ਵਰਣਨ 


ਇਹ ਵੇਲਨੁਮਾ ਜਾਂ ਰੀਂਗ੍ਰਣ ਵਾਲੀ ਇੰਕ ਸਥਾਈ ਝਾੜੀ ਹੈ। ਇਸ ਦੀਆਂ. ਤਣੇ ਦੀਆਂ 
ਗੰਢਾਂ ਅਤੇ ਛੋਟੋ-ਪੌਤਿਆਂ ਵਾਲੀਆਂ ਸ਼ਾਖ਼ਾਂ ਦੇ ਨਾਲ-ਨਾਲ ਖ਼ੂਬ ਜੜ੍ਹਾਂ ਨਿਕਲਦੀਆਂ ਹਨ। 
ਇਸ ਦੇ ਪੌਤੇ ਦੋ ਤਰ੍ਹਾਂ ਦੇ ਹੁੰਦੇ ਹਨ। ਬਾਂਝ ਸ਼ਾਖ਼ਾਂ ਤੇ ਪੱਤੇ ਛੋਟੇ-ਛੋਟੇ ਹੁੰਦੇ ਹਨ. 2.5 
ਸੈਂਟੀਮੀਟਰ ਤੋਂ ਰਤਾ ਕੁ ਵੌਧ ਲੰਮੇ ਅਤੇ 1.2 ਸੈਂਟੀਮੀਟਰ ਚੋੜੇ। ਪਰ ਉਪਜਾਊ ਸ਼ਾਖ਼ਾਂ 
ਉਤਲੋ ਪੌਤੇ 6-8 ਸੈਂਟੀਮੀਟਰ ਲੰਮੇ ਅਤੇ 3-4 ਸੈਂਟੀਮੀਟਰ ਚੌੜੇ ਹੁੰਦੇ ਹਨ। ਸਾਰੇ ਪੋਤੇ 
ਡੰਡੀਦਾਰ ਤੇ ਮੋਟੇ ਹੁੰਦੇ ਹਨ। ਉਹ ਆਂਡੇ ਦੀ ਸ਼ਕਲ ਦੇ ਹੁੰਦੇ ਹਨ, ਕਿਨਾਰਿਆਂ ਤੋਂ ਸਾਬਤ- 
ਸਬੂਤ, ਨੌਕ ਤੋਂ ਖੁੰਢੇ-ਚਪਟੇ ਜਾਂ ਲੋਂਗਭਗ ਇਸ ਤਰ੍ਹਾਂ ਦੇ । ਰਗਾਂ ਉੱਪਰਲੋ ਪਾਸੇ 'ਤੇ ਕਾਫ਼ੀ 
ਸਿੰਧੀਆਂ-ਪਿਚਕੀਆਂ ਅਤੇ ਹੇਠਲੇ ਪਾਸੇ 'ਤੇ ਉੱਭਰੀਆਂ-ਉਂਘੜੀਆਂ ਹੁੰਦੀਆਂ ਹਨ। ਪਤੇ 
ਦੋਵਾਂ ਪਾਸਿਆਂ ਤੋਂ ਘੋਟ ਜਾਂ ਵੱਧ ਲੂੰਦਾਰ ਹੁੰਦੇ ਹਨ। ਪੱਤੇ ਦੀ ਡੰਡੀ ਦੇ ਮੁਂਢ 'ਤੇ ਇਕ 
ਵਧਾਅ ਜਿਹਾ ਹੁੰਦਾ ਹੈ, ਜੋ ਸ਼ਕਲ ਵਿਚ ਪੌਤਾ-ਨੁਮਾ ਹੁੰਦਾ ਹੈ, ਪਰ ਉਹ ਜ਼ੰਗਾਲ ਦੇ ਰੰਗ 
ਦਾ ਹੌਦਾ ਹੈ। ਅੰਜੀਰ ਜਾਂ ਔਜੀਰ ਸਮੂਹ ਵੱਡੇ ਪੋਤਿਆਂ ਵਾਲੀਆਂ ਸ਼ਾਖ਼ਾਂ ਉੱਤੇ ਹੀ ਲੌਂਗਦੇ 


50 ਜਾਣੋ-ਪਛਾਣ ਰੁੱਖ 


ਹਨ। ਉਹ ਮੋਟੇ ਤੌਰ 'ਤੇ ਨਾਸ਼ਪਾਤੀ ਦੀ ਸ਼ਕਲ ਦੇ ਹੁੰਦੇ ਹਨ, 5 ਸੈਂਟੀਮੀਟਰ ਤੌਕ ਲੰਮੇ 
ਅਤੇ 3 ਸੈਂਟੀਮੀਟਰ ਤੌਕ ਚੌੜੋ। ਸਿਰਾ ਰੰਡ-ਮੁੰਡ ਜਿਹਾ ਹੁੰਦਾ ਹੈ ਅਤੇ ਸਿਰੇ ਦੇ ਐਨ 
ਵਿਚਕਾਰ ਇੱਕ ਉਭਾਰ ਜਿਹਾ ਹੁੰਦਾ ਹੈ। ਔਜੀਰ ਨੂੰ ਤਿੰਨ ਵੱਡੇ-ਵੱਡੇ ਬਾਹਰਲੇ ਦਲ- 
ਪੰਜ ਵਰਗੇ ਮੁੱਢ ਦੀ ਟੇਕ ਹੁੰਦੀ ਹੈ। ਛੋਟੇ ਜਾਂ ਅਪ੍ਰਪੋਕ ਅੰਜੀਰ ਹਰੇ ਰੰਗ ਦੇ ਹੈਦੇ ਹਨ। 
ਪੱਕੇ ਹੋਏ ਅੰਜੀਰ ਖ਼ੂਬਸੂਰਤ ਜਾਮਣੀ ਰੰਗ ਦੇ ਹੁੰਦੇ ਹਨ। ਅੰਜੀਰ ਦੇ ਰੌਂਖ 'ਤੇ ਬਹੁਤ 
ਸਾਰੇ ਨਰ ਤੇ ਮਾਦਾ ਫੁੱਲ ਲੌਂਗਦੇ ਹਨ। ਨਰ ਫੁੱਲ ਮੂੰਹ ਦੇ ਨੌੜੇ, ਨੋਕ 'ਤੇ ਲੌਂਗਦੇ ਹਨ, 
ਹਰ ਇੰਕ, ਇੱਕ ਲੰਮੀ ਸਾਰੀ ਡੰਡੀ 'ਤੇ । ਮਾਦਾ ਫੁਲ ਬਾਕੀ ਦੇ ਅੰਜੀਰ ਤੇ, ਅੰਦਰਲੇ ਪਾਸੇ 
, ਲੰਮੀ ਕਤਾਰ ਜਿਹੀ ਵਿੱਚ ਲੌਗਦੇ ਹਨ । ਨਰ ਫੁਲਾਂ ਦੀਆਂ 2-3 ਰੰਗ-ਹੀਣ ਪੌਖੜੀਆਂ 
ਅਤੇ 2 ਪਰਾਗ-ਕੋਸ਼ ਹੁੰਦੇ ਹਨ। ਬਾਂਝ ਮਾਦਾ ਫੁਲ, ਜਿਹਨਾਂ ਨੂੰ ਪਿਤਾ-ਫੁਂਲ ਵੀ ਆਖਦੇ 
ਹਨ, 4-5 ਪੰਖੜੀਆਂ ਵਾਲੋ ਹੁੰਦੇ ਹਨ ਅਤੇ ਪਾਸੇ 'ਤੇ ਇੰਕ ਔਖ-ਬਿੰਦੂ ਹੁੰਦਾ ਹੈ। 


ਖੇਤੀ 


ਇਹ ਪੋਦਾ ਬਹੁਤ ਤੇਜ਼ੀ ਨਾਲ ਹੁੰਦਾ ਹੈ ਅਤੇ ਕੁੌਂਝ ਹੀ ਵਰ੍ਹਿਆਂ ਵਿਚ ਇੰਕ ਬਹੁਤ ਵੋਡੀ 
ਇਮਾਰਤ ਦੀਆਂ ਕੰਧਾਂ ਨੂੰ ਗੂੜ੍ਹੇ ਹਰੇ ਰੰਗ ਦੇ ਪੌਤਿਆਂ ਦੀ ਸੰਘਣੀ ਪਰਤ ਨਾਲ ਢੌਕ 
ਲੈਂਦਾ ਹੈ। ਇਹ ਦਾਬਾਂ ਲਾ ਕੋ ਜਾਂ ਗਮਲਿਆਂ ਵਿਚ ਕਲਮਾਂ ਲਾ ਕੇ ਸਹਿਜੇ ਹੀ ਹੋ ਜਾਂਦਾ 
ਹੈ। ਗਮਲਿਆਂ ਨੂੰ. ਕਲਮਾਂ ਦੇ ਚੰਗੀ ਤਰ੍ਹਾਂ ਟਿਕ ਜਾਣ ਤੌਕ, ਛਾਂ ਵਿੱਚ ਰੌਖਣਾ ਚਾਹੀਦਾ 
ਹੈ ਅਤੇ ਪਾਣੀ ਦੇਣਾ ਚਾਹੀਦਾ ਹੈ। ਫਲ ਦੇਣ ਵਾਲੀਆਂ ਸ਼ਾਖ਼ਾਂ ਦੀ ਛੰਗਾਈ ਜਾਂ ਕਟਾਈ 
ਕਰਨੀ ਉਚਿਤ ਹੈ. ਨਹੀਂ ਤਾਂ ਉਹਨਾਂ ਨੂੰ ਫਲ ਪੈਣ ਲੌਂਗ ਜਾਂਦੇ ਹਨ ਅਤੇ ਚੂੰਕਿ ਉਹ 
ਕੰਧ ਨਾਲ ਜੁੜੀਆਂ ਹੋਈਆਂ ਨਹੀਂ ਹੁੰਦੀਆਂ. ਇਸ ਲਈ ਉਹ ਬਦਨੁਮਾ ਢੰਗ ਨਾਲ 
ਹੇਠਾਂ ਨੂੰ ਲਮਕਣ ਲੌਗ ਪੈਂਦੀਆਂ ਹਨ ਅਤੇ ਕਈ ਵਾਰੀ ਉਹ ਆਪਣੇ ਭਾਰ ਨਾਲ, ਹੋਰ 
ਸ਼ਾਖ਼ਾਂ ਨੂੰ ਵੀ, ਆਪਣੀ ਥਾਂ ਤੋਂ ਏਧਰ-ਓਧਰ ਕਰ ਦਿੰਦੀਆਂ ਹਨ। ਦੋ ਤਰ੍ਹਾਂ ਦੇ ਪੌਤੋ, ਪੋਦੇ 
ਦੀ ਸਹੀ ਪਛਾਣ ਕਰਨ ਵਿੱਚ ਕੁਝ ਔਖ ਪੈਦਾ ਕਰ ਸਕਦੇ ਹਨ। ਛੋਟੇ ਜਾਂ ਵੌਡੇ ਪੌਤਿਆਂ 
ਵਾਲੋ ਪੌਦੇ ਸਾਰੇ ਅਸਲ ਵਿੱਚ ਇਕੋ ਹੀ ਹੁੰਦੇ ਹਨ। ਛੋਟੇ ਪੌਤਿਆਂ ਵਾਲੇ ਪੋਦੇ ਬਾਂਝ ਹੁੰਦੇ 
ਹਨ ਅਤੇ ਵੱਡੇ ਪੌਤਿਆਂ ਵਾਲੇ ਉਪਜਾਊ ਪੋਦਿਆਂ ਨਾਲੋਂ ਵਧੇਰੇ ਸਜਾਵਟੀ ਹੁੰਦੇ ਹਨ। 


18. ਪਿੱਪਲ 


ਫ਼ਾਈਕਸ ਗੀਲਿਜੀਊਸਾ ਲਿੰਨ 
(ਕੁਲ : ਮੋਰੋਸੀ) 


ਏਥੇ ਮੈਂ. ਵਰਤਮਾਨ ਲੜੀ ਵਿਚ ਪਿੰਪਲ ਦਾ ਵਰਣਨ, ਕੁਝ .ਘਬਰਾਹਟ, ਕੁਝ ਸੰਕੋਚ ਜਿਹੇ 
ਨਾਲ ਹੀ ਕਰਨ ਦਾ ਯਤਨ ਕਰ ਰਿਹਾ ਹਾਂ। ਮਿਂਪਲ ਭਾਰਤ ਦੇ ਬਹੁਤ 
ਜਾਣੇ-ਪਛਾਣੇ ਰਂਖਾਂ ਵਿਚੋਂ ਹੈ। ਇਹ ਦੇਸ਼ ਦੇ ਜਿਆਦਾਤਰ ਪਿੰਡਾਂ ਵਿਚ ਉਗਾਇਆ ਜਾਂਦਾ 
ਹੈ। ਲੋਕ ਇਸ ਦਾ ਬਹੁਤ ਆਦਣ-ਮਾਣ ਕਰਦੇ ਹਨ । ਹਿੰਦੂ ਅਤੇ ਬੋਧੀ, ਪਿੰਪਲ ਦੇ ਰੌਖ 


ਪਿੱਪਲ 57 


ਨੂੰ ਪਵਿੱਤਰ ਸਮਝ ਕੋ ਇਸ ਦੀ ਪੂਜਾ ਕਰਦੇ ਹਨ । ਭਾਰਤ ਦੀਆਂ ਪ੍ਰਚੌਲਤ ਲੋਕ ਕਥਾਵਾਂ 
ਵਿੱਚ ਪਿੱਪਲ ਨੂੰ, ਬੋਹੜ ਦੇ ਰੁਖ ਦੀ ਮਾਦਾ ਮੰਨਿਆ ਜਾਂਦਾ ਹੈ।'ਰੀਲਿਜੀਊਸਾ' ਨਾਂ ਅਕਸਰ 
ਇਸ ਰੁਖ ਦੇ ਮੈਦਰਾਂ ਜਾਂ ਪਵਿਤਰ ਧਾਰਮਿਕ ਅਸਥਾਨਾਂ ਦੇ ਨੋੜੋ ਹੋਣ ਵਲ ਸੰਕੋਤ 
ਕਰਦਾ ਹੈ। 


ਵਰਣਨ 

ਪਿੰਪਲ ਇੰਕ ਅਜਿਹਾ ਰੁੱਖ ਹੈ, ਜੋ ਬਹੁਤ ਵੌਂਡੇ ਆਕਾਰ ਅਤੇ ਫੈਲਾਅ ਵਿਦ ਵਧਦਾ- 
ਫੈਲਦਾ ਹੈ। ਅਸਲ ਵਿੱਚ ਇਹ ਔਜੀਰ ਜਾਤੀ ਦੇ ਰੌਖਾਂ ਚੋਂ, ਸੌਭ ਤੋਂ ਵੱਡੇ ਆਕਾਰ ਦਾ 
ਰੌਂਖ ਹੈ। ਆਪਣੀ ਸ਼ੁਰੂ-ਸ਼ੁਰੂ ਦੀ ਅਵਸਥਾ ਵਿੱਚ, ਇਹ ਅਕਸਰ ਦੂਸਰੇ ਰੁੱਖਾਂ ਉੱਤੇ ਉਂਗਦਾ 
ਹੈ, ਜੋ ਹੋਲੀ ਹੋਲੀ ਇਸ ਦੀਆਂ ਰੌਸੀ-ਨੁਮਾ ਜੜ੍ਹਾਂ ਦੁਆਰਾ ਸੰਘੀ ਘੁੰਟੇ ਜਾਣ ਕਰਕੇ ਮਰ- 
ਮੁਕ ਜਾਂਦੇ ਹਨ। ਜਾਂ ਫਿਰ ਇਹ ਰੌਂਖ ਕੰਧਾਂ ਦੀਆਂ ਤੇੜਾਂ ਜਾਂ ਝੀਤਾ ਵਿਚ ਉਗ ਆਉਂਦਾ 
ਹੈ, ਜੋ ਇਸ ਦੀਆਂ ਵਧ-ਵਿਗਸ ਰਹੀਆਂ ਜੜ੍ਹਾਂ ਨਾਲ ਬਹੁਤ ਜ਼ਿਆਦਾ ਤ੍ਰੇੜੀਆਂ ਜਾਂਦੀਆਂ 
ਹਨ ਅਤੇ ਅਖ਼ੀਰ ਪਾਟ ਹੀ ਜਾਂਦੀਆਂ ਹਨ। ਪੌਛਮੀ ਭਾਰਤ ਦੇ ਫੌਲਦਾਰ ਪੋਦਿਆਂ ਬਾਰੇ 
ਇੱਕ ਪ੍ਰਸਿੰਧ ਪੁਸਤਕ ਦਾ ਲੋਖਕ, ਨਾਈਰਨ ਲਿਖਦਾ ਹੈ ਕਿ ਪਿਪਲ "ਬਹੁਤ ਜ਼ਿਆਦਾ 
ਵਧਣ-ਵਿਗਸਣ ਵਾਲੋ ਰੁੱਖਾਂ ਵਿਚੋਂ ਸੋਭ ਤੋਂ ਵੱਧ ਤਬਾਹੀ ਕਰਨ ਵਾਲਾ ਹੈ। 


ਪਿੰਪਲ ਦੀਆਂ ਉਸ ਤਰ੍ਹਾਂ ਦੀਆਂ ਹਵਾਈ ਜੜ੍ਹਾਂ ਨਹੀਂ ਹੁੰਦੀਆਂ, ਜੋ ਬੋਹੜ ਦੇ 
ਰੌਖ ਦਾ ਖ਼ਾਸਾ ਹਨ। ਪੌਤੇ ਅਤੇ ਨਵੀਆਂ-ਨਵੀਆਂ ਲੋਂਗਰਾਂ ਲਵੀਆਂ-ਲਵੀਆਂ ਹੁੰਦੀਆਂ 
ਹਨ ਅਤੇ ਥੋੜ੍ਹੀਆਂ-ਬਹੁਤ ਚਮਕੀਲੀਆਂ ਵੀ। ਪੋਤੇ ਕੁਂਝ-ਕੁੱਝ ਚਮੜੇਹਾਰ ਹੁੰਦੇ ਹਨ। ਉਹ 
ਮੋਟੇ ਤੌਰ ਤੇ ਆਂਡੇ ਦੀ ਸ਼ਕਲ ਦੇ ਹੁੰਦੇ ਹਨ। ਸਿਰੇ ਵਲ ਨੂੰ ਉਹ ਅਚਾਨਕ ਤੰਗ-ਸੋੜੇ 
ਹੁੰਦੇ ਚਲੋ ਜਾਂਦੇ ਹਨ ਅਤੇ ਲੰਮੀ ਪੂਛ ਜਿਹੀ ਬਣ ਜਾਂਦੇ ਹਨ। ਉਹਨਾਂ ਦਾ ਮੁਂਢ ਗੋਲ- 
ਜਿਹਾ ਜਾਂ ਦਿਲ ਦੀ ਸ਼ਕਲ ਦਾ ਹੁੰਦਾ ਹੈ। ਪੌਤੇ ਦੀ ਡੰਡੀ ਲੌਂਗਭਗ ਓਨੀ ਹੀ ਲੰਮੀ ਹੁੰਦੀ 
ਹੈ ਜਿੰਨੀ ਕਿ ਪੁਛਦਾਰ ਨੋਕ। ਪੌਤਿਆਂ ਦੀਆਂ ਰਗਾਂ ਧਿਆਨ ਦੀ ਮੌਗ ਕਰਦੀਆਂ ਹਨ । 
ਕੇਂਦਰੀ ਮਜ਼ਬੂਤ ਰਗ ਤੋਂ ਇਲਾਵਾ ਦੋਵਾਂ ਪਾਸਿਆਂ 'ਤੇ 5-9 ਰਗਾਂ ਹੁੰਦੀਆਂ ਹਨ, ਜੋ ਆਪਣੇ 
ਸਿਰਿਆਂ 'ਤੇ ਜਾ ਕੇ ਜੁੜ ਜਾਂਦੀਆਂ ਹਨ ਅਤੇ ਪੌਤੇ ਦੇ ਕਿਨਾਰੇ ਦੇ ਨੋੜੇ ਇੰਕ ਲਹਿਰਦਾਰ 
ਲਕੀਰ ਜਿਹੀ ਬਣਾਉਂਦੀਆਂ ਹਨ । ਪੌਤੇ ਆਮ ਤੌਰ 'ਤੇ ਹੇਠਾਂ ਵਲ ਨੂੰ ਲਮਕਣ ਵਾਲੋ 
ਹੁੰਦੇ ਹਨ ਅਤੇ ਉਹ ਕੁਝ ਇਸ ਤਰ੍ਹਾਂ ਦੇ ਹੁੰਦੇ ਹਨ ਕਿ ਹਲਕੀ ਤੋਂ ਹਲਕੀ ਹਵਾ ਨਾਲ 
ਵੀ, ਸਾਰੇ ਹਿਲਣ ਅਤੇ ਕੰਬਣ ਲੈਂਗ ਪੈਂਦੇ ਹਨ. ਜਿਵੇਂ ਕਿ ਉੱਤਰੀ ਦੇਸ਼ਾਂ ਦੇ 'ਐਸਪੈੱਨ' 
(ਕੰਬਨ ਵਾਲੇ) ਰੁੱਖ ਦੇ ਪੌਤੇ ਕੰਬਦੇ ਹਨ। ਕਲਪਨਾ ਕਰੋ, ਇੰਕ ਕਿਸਾਨ ਦੀ ਜੋ ਦਿਨ 
ਭੁਰ ਖੋਤਾਂ ਵਿਚ ਕੰਮ ਕਰਨ ਤੋ ਮਗਰੋਂ, ਪਿੰਡ ਦੇ ਪਿੰਪਲ ਹੇਠ ਬੈਠਾ ਹੈ ਅਤੇ ਪਿੰਪਲ 
ਦੇ ਪੌਤਿਆਂ ਦੀ ਸਰ-ਸਰ, ਖੜ-ਖੜ, ਉਸ ਨੂੰ ਜਿਵੇਂ ਲੋਰੀ ਦੇ ਕੇ. ਸੁਲਾ ਰਹੀ ਹੋਵੇ। ਇਸ 
ਤੋਂ ਵਧੋਰੇ ਸ਼ਾਂਤ ਤੇ ਸੁਖਾਵਾਂ ਦ੍ਰਿਸ਼, ਸ਼ਾਇਦ ਹੀ ਕੋਈ ਹੋਰ ਹੋਵੇ ! 

ਪਿੰਪਲ ਦੇ ਰੌਖ 'ਤੇ ਗੋਲ੍ਹਾਂ ਜਾਂ ਗੋਲ੍ਹਾਂ ਦਾ ਗੁੌਛਾ. ਜੋੜਾ-ਜੋੜਾ. ਪੋਤੇ ਦੀ ਡੰਡੀ ਅਤੇ 


52 ਜਾਣੇ-ਪਛਾਣੇ ਰੁੱਖ 


ਸ਼ਾਖ਼ ਦੇ ਵਿਚਕਾਰਲੇ ਕੋਣ ਵਿੱਚ ਨਿਕਲਦਾ ਹੈ। ਪਹਿਲਾਂ-ਪਹਿਲਾਂ ਇਹ ਗੋਲ੍ਹਾਂ ਹਰੀਆਂ 
ਤੋ ਕੂਲੀਆਂ ਹੁੰਦੀਆਂ ਹਨ। ਅਖ਼ੀਰ 'ਚ, ਪੈਕ ਜਾਣ 'ਤੇ ਉਹ ਬੈਂਗਣੀ ਰੰਗ ਦੀਆਂ ਹੋ 
ਜਾਂਦੀਆਂ ਹਨ। ਇਹ ਗੋਲ੍ਹਾਂ, ਲੋਗਭਗ 12 ਮਿਲੀਮੀਟਰ ਆਕਾਰ ਦੀਆਂ ਹੁੰਦੀਆਂ ਹਨ। 
ਹਰੇਕ ਗੋਲ੍ਹ ਜਿਹੀ `ਤੇ, ਨੋਕ ਦੇ ਮੂੰਹ ਦੇ ਕੋਲ ਕੁਝ ਕੁ, ਕਈ ਵਾਰੀ ਤਾਂ ਬਹੁਤ ਹੀ ਥੋੜ੍ਹੋ 
-ਜਿਹੇ ਨਰ-ਫੋਲ ਹੁੰਦੇ ਹਨ। ਹਰੇਕ ਫੁੱਲ 'ਤੇ ਇਕੋ-ਇੱਕ ਬੂਰ-ਕੇਸਰ ਹੁੰਦਾ ਹੈ, ਜਿਸ 
ਨੂੰ ਤਿੰਨ ਬਹੁਤ ਹੀ ਮਹੀਨ ਬੇਰੰਗ 'ਪੰਖੜੀਆਂ' ਨੇ ਟੇਕ ਦਿੱਤੀ ਹੋਈ ਹੁੰਦੀ ਹੈ। ਮਾਦਾ 
ਫੁਲ ਦੀਆਂ ਪੰਜ ਪੋਖੜੀਆਂ ਹੁੰਦੀਆਂ ਹਨ, ਜੋ ਫੁਂਲ-ਕੌਖ ਨੂੰ ਲਪੇਟੀ-ਵਲੋਟੀ ਰੌਂਖਦੀਆਂ 
ਹਨ । ਜਿਵੇਂ ਕਿ ਬੋਹੜ ਦੇ ਰੋਂਖ ਦੇ ਸਿਲਸਿਲੇ ਵਿਚ ਆਖਿਆ ਗਿਆ ਹੈ. ਸਾਰੇ ਹੀ ਐਜੀਰ- 
ਜਾਤੀ ਦੇ ਜ਼ੁਂਖਾਂ ਚ ਅਸਲ ਫਲ, ਨਿੱਕੇ-ਨਿੱਕੇ ਬੀਅ ਹੀ ਹੁੰਦੇ ਹਨ, ਜੋ ਕਿ ਅੰਜੀਰ ਜਾਂ 
ਗੋਲ੍ਹ ਨੂੰ ਪਾੜ ਕੇ ਖੋਲ੍ਹਣ 'ਤੇ ਹੀ ਵਿਖਾਈ ਦਿੰਦੇ ਹਨ। ਅਜਿਹੇ ਬੀਆਂ ਨੂੰ. ਬਦਕਿਸਮਤੀ 
ਨਾਲ, ਗੋਲਾਂ ਖਾਣ ਵੇਲੋ, ਦੰਦਾਂ ਦੇ ਵਿਚਾਲੇ ਫਸ ਜਾਣ ਦੀ ਵਾਦੀ ਹੁੰਦੀ ਹੈ। ਪੌਛੀਆਂ 
ਨੂੰ ਪਿਘਲ ਦੀਆਂ ਗੋਲਾਂ ਬਹੁਤ ਪਸੰਦ ਹੁੰਦੀਆਂ ਹਨ। ਬੀਅ ਹਜ਼ਮ ਨਹੀਂ' ਹੁੰਦੇ ਅਤੇ 
ਉੱਜ਼ ਦੇ ਉੱਜ ਬਾਹਰ ਆ ਜਾਂਦੇ ਹਨ ਅਤੇ ਸਾਰੇ ਇਲਾਕੇ ਵਿਚ ਹੀ ਏਧਰ-ਓਧਰ ਖਿਲਰ 
ਜਾਂਦੇ ਹਨ। ਕਾਫ਼ੀ ਨਮੀ ਵਾਲੀਆਂ ਹਾਲਤਾਂ ਚ. ਅਜਿਹੇ ਬੀਅ ਅਜਿਹੀਆਂ ਥਾਵਾਂ 'ਤੇ 
ਉੱਗ ਆਉਂਦੇ ਹਨ. ਜਿੱਥੇ ਉੱਗਣ ਦੀ ਉੱਕਾ ਹੀ ਕੋਈ ਸੰਭਾਵਨਾ ਨਹੀਂ ਹੁੰਦੀ। 


ਪਿੰਪਲ ਦੀ ਉਮਰ 


ਪਿੰਡ ਦਾ ਹਰ ਇੱਕ ਬੰਦਾ ਇਹ ਜਾਣਦਾ ਹੈ ਕਿ ਹੋਰ ਆਮ ਰੱਖਾਂ ਦੇ ਮੁਕਾਬਲੇ ਪਿਪਲ 
ਦੀ ਉਮਰ ਬਹੁਤ ਲੰਮੀ ਹੁੰਦੀ ਹੈ। ਇੰਕ ਅਜਿਹੇ ਰੁੱਖ ਦੇ ਰਿਕਾਰਡ ਮੋਜੂਦ ਹਨ, ਜੋ ਉੱਤਰੀ 
ਭਾਰਤ ਤੋ' 288 ਪੂਰਵ ਈਸਵੀ ਵਿੱਚ ਸ੍ਰੀ ਲੰਕਾ ਲਿਜਾਇਆ ਗਿਆ ਸੀ। ਪਿਛਲੀ ਸਦੀ 
ਦੇ ਅਖ਼ੀਰ ਤੱਕ, ਪਿੰਪਲ ਦਾ ਉਹ ਰੁਖ ਜੀਵਿਤ ਸੀ ਅਤੇ 1852 ਵਿੱਚ ਚੰਗਾ ਵਧ-ਵਿਗਸ 
ਰਿਹਾ ਸੀ। ਇਹ ਕੋਵਲ ਕਿਆਸ ਹੀ ਨਹੀਂ ਸਗੋਂ ਤੌਥ ਸੀ ਕਿ ਉਸ ਰੁੱਖ ਦੀ ਉਮਰ 2147 
ਸਾਲ ਸੀ। ਉਸ ਵੇਲੇ ਉਹ ਰੁਖ ਜਾਂ ਤਾਂ ਸਾਰੇ ਸੰਸਾਰ ਵਿੱਚ. ਸੋਭ ਤੋ' ਵੌਂਡੀ ਉਮਰ ਦਾ 
ਸੀ, ਜਾਂ ਸੋਭ ਤੋਂ ਵੇਡੀ ਉਮਰ ਦੇ ਰੁੱਖਾਂ ਵਿੱਚੋਂ ਇੰਕ । ਇਹ ਨਿਸਚੇ ਹੀ ਸੋਭ ਤੋਂ ਵੋਂਡੀ ਉਮਰ 
ਦਾ ਰੁੱਖ ਸੀ, ਜਿਸਦੇ ਵਾਧੇ-ਵਿਕਾਸ ਦੇ ਰਿਕਾਰਡ, ਇਹਨਾਂ ਸਾਰੀਆਂ ਸਦੀਆਂ ਤੋਂ 
ਲੈ ਕੇ, ਅਜੋਕੇ ਸਮੇਂ ਤੌਕ, ਬਹੁਤ ਸਾਵਧਾਨੀ ਨਾਲ ਸਾਂਭ ਕੈ ਰੋਖੇ ਗਏ ਸਨ। ਜਾਪਦਾ ਹੈ 
ਕਿ ਸ੍ਰੀ ਲੰਕਾ ਵਿਚ ਇੰਕ ਰਵਾਇਤ ਰਹੀ ਹੈ ਕਿ ਹਾਕਮ ਵੰਸ਼ ਓਨਾ ਚਿਰ ਤੌਕ, ਸੌਤਾ 
ਵਿਚ ਰਹੇਗਾ ਜਦ ਤੌਂਕ ਕਿ ਪਿਪਲ ਦਾ ਉਹ ਪਵਿੱਤਰ ਰੁਖ ਜੀਵਿਤ ਰਹੇਗਾ । ਇਹ ਗੌਲ 
ਉਸ ਧਿਆਨ ਵਲ ਸੰਕੇਤ ਕਰਦੀ ਹੈ, ਜਿਸ ਨਾਲ ਕਿ ਉਸ ਰੁਂਖ ਦੀ ਏਨੀਆਂ ਸਦੀਆਂ 
ਤੌਕ ਸਾਂਭ-ਸੰਭਾਲ ਕੀਤੀ ਗਈ ਸੀ। 


ਪਵਿੱਤਰ ਰੁੱਖ 
ਇਹ ਇਹੋ ਰਵਾਇਤ ਸੀ, ਜਿਸ ਅਧੀਨ ਕਿ ਬੋਹੜ ਦੇ ਉਸ ਰੌਖ ਦੀ ਸਾਂਭ ਸਿਕਰ ਕੀਤੀ 
ਗਈ ਸੀ, ਜਿਸ ਹੇਠ ਬੈਠ ਕੇ ਬੋਧ ਗੈਆ ਦੇ ਸਥਾਨ 'ਤੇ, ਗੌਤਮ ਬੋਧ ਨੇ ਘੋਰ ਤਪੌਸਿਆ 


ਸਾਧੀ ਸੀ। ਮੰਦੇ ਭਾਗਾਂ ਨੂੰ, ਮੂਲ ਰੌਂਖ ਤਾਂ ਕਾਇਮ ਨਹੀਂ ਸੀ ਰਹਿ ਸਕਿਆ, ਪਰ ਉਸਦੀ 
ਥਾਂ 'ਤੇ ਹੁਣ ਇੱਕ ਨਵਾਂ ਰੁਖ ਲਾ ਦਿੱਤਾ ਗਿਆ ਹੈ। ਹਿੰਦੂ ਲੋਕ ਪਿੰਪਲ ਦੇ ਦਰੌਖ਼ਤ ਨੂੰ 


ਪਿੱਪਲ 89 


ਪਵਿੱਤਰ ਮੌਨਦੇ ਹਨ। ਇਥੋਂ ਤੌਕ ਕਿ ਪਿੰਪਲ ਦੇ ਮੁੰਢ ਨੂੰ ਜਾਂ ਉਸ ਦੀਆਂ ਟਾਹਣੀਆਂ 
ਨੂੰ ਕੋਟਣਾ ਉਹ ਓਨਾ ਹੀ ਵੱਡਾ ਪਾਪ ਸਮਝਦੇ ਹਨ, ਜਿੰਨਾ ਕਿ ਦੇਸ਼ ਦੀ ਪਵਿੱਤਰ ਤੋਂ 
ਪਵਿੱਤਰ ਗਊ ਮਾਤਾ ਨਾਲ ਦੁਰ-ਵਿਹਾਰ ਕਰਨਾ। ਜਦੋਂ ਰੁੱਖ ਇਮਾਰਤਾਂ ਨੂੰ ਹਾਨੀ ਪਹੁੰਚਾ 
ਰਿਹਾ ਹੋਵੇ ਅਤੇ ਵਣਾਂ-ਜੰਗਲਾਂ ਵਿੱਚ, ਬਹੁਤ ਜ਼ਿਆਦਾ ਨੁਕਸਾਨ ਵੀ ਕਰ ਰਿਹਾ 
ਹੋਵੇ. ਤਾਂ ਵੀ ਪਿੰਪਲ ਦੇ ਰੁੱਖ ਦਾ ਏਨਾ ਮਾਣ-ਸਤਿਕਾਰ ਕੀਤਾ ਜਾਂਦਾ ਹੈ ਕਿ ਉਸ ਨੂੰ 
ਕੌਂਟੜ-ਪੰਥੀ ਹਿੰਦੂ ਕੌਟਣ ਲਈ ਤਿਆਰ ਨਹੀਂ ਹੋਣਗੇ । ਦੂਸਟੇ ਪਾਸੇ ਜੋ ਹਿੰਦੂ ਪਿਪਲ 
ਦਾ ਇੱਕ ਰੁੱਖ ਲਾਉਂਦਾ ਹੈ ਉਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੀਆਂ ਅਸੀਸਾਂ 
ਮਿਲਦੀਆਂ ਹਨ. ਜੋ ਕਿ ਇਸ ਮਹਿਮਾਨ-ਨਿਵਾਜ਼ ਰੁੰਖ ਦੀ ਛਾਂ ਹੇਠ. ਦਿਨ ਵੇਲੇ. ਗਰਮੀ 
ਤੋਂ ਰਾਹਤ ਪ੍ਰਾਪਤ ਕਰਦੇ ਹਨ। 


ਖੇਤੀ 
ਪਿੰਪਲ ਦਾ ਨਸਲ-ਵਾਧਾ ਬਹੁਤ ਸੌਖਾ ਹੈ। ਇਹ ਬੀਜ ਜਾਂ ਕਲਮਾਂ ਲਾ ਕੇ ਉਗਾਇਆ 
ਜਾ ਸਕਦਾ ਹੈ। ਪੌਛੀਆਂ ਵਲੋਂ ਖਿਲਾਰੇ ਗਏ ਬੀਅ ਵੀ. ਆਪਣੇ-ਆਪ ਉੱਠ ਪੈਂਦੇ ਹਨ । 
ਵੱਡੀਆਂ-ਵੌਡੀਆਂ ਕਲਮਾਂ ਵੀ ਲਾਈਆਂ ਜਾ ਸਕਦੀਆਂ ਹਨ। ਸੜਕਾਂ ਅਤੇ ਰਸਤਿਅ' 
'ਤੇ ਲਾਉਣ ਲਈ ਪਿੰਪਲ ਇੱਕ ਚੰਗਾ ਰੁੱਖ ਹੈ. ਪਰ ਇਹ ਘਰਾਂ. ਇਮਾਰਤਾਂ ਦੇ ਨੇੜੇ ਨਹੀਂ 
ਲਾਉਣਾ ਚਾਹੀਦਾ. ਕਿਉਂਕਿ ਇਸ ਦੀਆ ਜੜ੍ਹਾਂ ਦੀਵਾਰਾਂ ਦੇ ਹੇਠੋਂ ਅਤੇ ਵਿਚੋਂ ਦੀ ਲੰਘ 
ਕੇ, ਉਹਨਾ ਨੂੰ ਉੱਪਰ ਧੌਕ ਦਿੰਦੀਆਂ ਹਨ. ਜੋ ਕਿ ਕੁਦਰਤੀ ਹੀ ਕੰਧਾ ਦੀ ਸੁਫੋੱਖਿਆ 
ਲਈ ਚੰਗੀ ਗੋਲ ਨਹੀਂ। ਉਹ ਉਹਨਾਂ ਥਾਵਾਂ ਲਈ ਵੀ ਚੰਗਾ ਰੁਂਖ ਨਹੀਂ ਜਿੱਥੇ ਕਿ ਪਾਣੀ 
ਦੀ ਪੱਧਰ ਬਿਲਕੁਲ ਜ਼ਮੀਨ ਦੀ ਸਤ੍ਹਾ ਦੇ ਥੋਲੇਂ ਹੁੰਦੀ ਹੈ. ਜਿਵੇਂ ਕਿ ਬਬਈ ਸ਼ਹਿਰ ਦੇ 
ਵਿੱਚ. ਰੁੱਖ ਦੀਆਂ ਜੜ੍ਹਾਂ ਬਹੁਤੀਆਂ ਡੂੰਘੀਆਂ ਨਹੀਂ ਜਾਂਦੀਆਂ, ਸਗੋ' ਜ਼ਮੀਨ ਦੀ ਸੜ੍ਹਾ 
ਦੇ ਹੇਠਾਂ ਹੀ ਏਧਰ-ਓਧਰ ਫੈਲ ਜਾਂਦੀਆਂ ਹਨ। ਨਤੀਜਾ ਇਹ ਹੁੰਦਾ ਹੈ ਕਿ ਮੋਨਸੂਨ 
ਦੇ ਮੋਸਮ 'ਚ. ਮਾੜੀ ਜਿਹੀ ਜ਼ੋਰ ਦੀ ਹਵਾ ਚੋਲਣ ਨਾਲ ਪਿੰਪਲ ਦੇ ਕਈ ਰੁੱਖ ਜੜ੍ਹ 
ਤੋਂ ਹੀ ਪੁਟੇ ਜਾਂਦੇ ਹਨ। 

ਪਿੰਪਲ ਦਾ ਰੁੱਖ ਹਿਮਾਲਾ ਦੀਆਂ ਨੀਵੀਆਂ ਢਲਾਨਾਂ 'ਤੇ ਪੰਜਾਬ ਤੋਂ ਲੈ ਕੇ ਪੂਰਬ 
ਵਲ ਨੂੰ, ਬੰਗਾਲ, ਉੜੀਸਾ, ਸਿਰਕਾਰ ਅਤੇ ਮੌਧ ਭਾਰਤ ਦੇ ਵਣਾਂ ਵਿੱਚ, ਜੰਗਲੀ ਰੂਪ 
ਵਿੱਚ ਮਿਲਦਾ ਹੈ। ਇਹ ਭਾਰਤ ਦੇ ਹੋਰ ਵੀ ਬਹੁਤ ਸਾਰੇ ਹਿੰਸਿਆਂ ਵਿੱਚ ਜਾਂ ਤਾਂ ਜੰਗਲੀ 
ਰੂਪ ਵਿੱਚ ਹੁੰਦਾ ਹੈ ਜਾਂ ਉਗਾਇਆ ਜਾਂਦਾ ਹੈ। ਬੰਬਈ ਅਤੇ ਭਾਰਤ ਦੇ ਹੋਰ ਕਈ ਸ਼ਹਿਰਾਂ 
ਦੀਆਂ ਗਲੀਆਂ-ਸੜਕਾਂ ਦੇ ਨਾਲ-ਨਾਲ, ਪਿੱਪਲ ਦੇ ਕੁੱਝ ਬਹੁਤ ਵਧੀਆ ਤੋ ਖ਼ੂਬਸੂਰਤ 
ਰੁੱਖ ਹਨ। ਸਾਡੇ ਸ਼ਹਿਰਾਂ ਦੀਆਂ ਕੁਂਝ ਪੁਰਾਣੀਆਂ ਇਮਾਰਤਾਂ 'ਤੇ ਵੀ ਪਿੰਪਲ ਦੇ ਕੁੱਝ 
ਚੰਗੇ ਤਕੜੇ ਰੁਖ ਵੇਖਣ ਨੂੰ ਮਿਲਦੇ ਹਨ। 


19. ਕਿੱਕਰ 
ਗਾਰਗਾ ਪਿੰਨਾਟਾ ਰੌਕਸਬ 


(ਕੁਲ - ਬਰਸੈਰੇਸੀ) 


ਹਿੰਦੀ - ਕੀਕਰ, ਮਰਾਠੀ - ਕੁਦਾਕ, ਮਲਿਆਲਮ - ਕੋਸਰਾਮਲਾ, 
ਤਾਮਿਲ - ਕਰਵਾਂਬੂ, ਤੈਲਗੂ - ਗਾਰੂਗਾ, ਗਾਰਗੂ 


ਕਿੱਕਰ ਦਾ ਰੁਖ ਸਾਰੇ ਟਾਪੁਹਾਰ ਭਾਰਤ ਵਿਚ ਆਮ ਹੁੰਦਾ ਹੈ। ਇਸ ਦਾ ਵਿਗਿਆਨਕ 
ਨਾਂ 'ਗਾਰੂਗਾ ਪਿੰਨਾਟਾ' ਹੈ।'ਗਾਰੂਗਾ' ਤੈਲਗੂ ਦਾ ਮੂਲ ਸ਼ਬਦ ਹੈ ਅਤੇ ਪਿੰਨਾਟਾ ਦਾ ਅਰਥ 
ਹੈ 'ਪਰ-ਨੁਮਾ' ਜੋ ਇਸ ਦੇ ਜੁੜਤ ਪੌਤਿਆਂ ਵਲ ਸੰਕੇਤ ਕਰਦਾ ਹੈ। ਕੇਂਦਰੀ ਰਗ ਦੇ 
ਦੋਵਾਂ ਪਾਸਿਆਂ ਤੇ ਛੋਟੀਆਂ-ਛੋਟੀਆਂ ਪੌਤੀਆਂ ਹੁੰਦੀਆਂ ਹਨ। ਇਹ ਰੁਖ ਖ਼ਾਸ ਤੌਰ 'ਤੇ 
ਮਿਲੋ-ਜੁਲੋ ਪੌਤਝੜੀ ਵਣਾਂ ਵਿੱਚ ਹੁੰਦਾ ਹੈ, ਇੰਕ ਹਜ਼ਾਰ ਮੀਟਰ ਦੀ ਉਚਾਈ ਤੌਕ । ਪਰ 
ਇਹ ਬਹੁਤ ਜ਼ਿਆਦਾ ਕਿਧਰੇ ਵੀ ਨਹੀਂ ਹੁੰਦਾ। ਸੜਕਾਂ ਦੇ ਕਿਨਾਰੇ ਇਹ ਕਦੇ-ਕਦਾਈਂ 
ਹੀ ਲਾਇਆ ਜਾਂਦਾ ਹੈ। 


ਵਰਣੋਨ 


ਇਹ ਇੰਕ ਸ਼ਾਨਦਾਰ ਰੁੱਖ ਹੁੰਦਾ ਹੈ ਜੋ ਦਸ ਮੀਟਰ ਤੌਕ ਉੱਚਾ ਚਲਿਆ ਜਾਂਦਾ ਹੈ । ਵਣਾਂ 
ਵਿਚ ਤਾਂ ਇਹ ਹੋਰ ਵੀ ਉੱਚਾ ਹੈ ਜਾਂਦਾ ਹੈ। ਪੋਤੇ 15-40 ਸੈਂਟੀਮੀਟਰ ਲੰਮੇ ਹੁੰਦੇ ਹਨ। 
ਸਿਆਲ ਦੇ ਮੋਸਮ ਵਿਚ ਉਹ ਲਾਲ ਰੰਗ ਦੇ ਹੋ ਜਾਂਦੇ ਹਨ ਅਤੇ ਝੜ ਜਾਂਦੇ ਹਨ। ਛੇ 
ਜਾਂ ਵਧੇਰੇ ਪੌਤੀਆਂ ਦੇ ਜੋੜੇ ਹੁੰਦੇ ਹਨ ਅਤੇ ਇੰਕ ਸਿਰੇ ਦੀ ਪੋਤੀ ਹੁੰਦੀ ਹੈ। ਉਹਨਾਂ 
ਦੇ ਪਾਸੇ ਬਰਾਬਰ ਨਹੀਂ ਹੁੰਦੇ । ਪੌਤੀਆਂ ਜਦੋਂ ਛੋਟੀਆਂ ਹੁੰਦੀਆਂ ਹਨ, ਤਾਂ ਉਹ ਹਰੇ ਰੰਗ 
ਦੀਆਂ ਹੁੰਦੀਆਂ ਹਨ। ਅਖ਼ੀਰ ਉਹਨਾਂ ਵਿੱਚੋਂ ਕਈ ਸ਼ੋਖ਼ ਲਾਲ ਜਿਹੀਆਂ ਹੋ ਜਾਂਦੀਆਂ 
ਹਨ ਅਤੇ ਕੀੜੇ-ਮਕੌੜਿਆਂ ਦੇ ਹਮਲੋ ਕਾਰਨ ਉਹਨਾਂ 'ਤੇ ਲਾਲ ਪਿੰਤਾ, ਜਿਹਾ ਨਿਕਲ 
ਆਉਂਦਾ ਹੈ। ਫੁਲ ਗਰਮੀ ਦੇ ਮੋਸਮ ਦੇ ਸ਼ੁਰੂ ਵਿੱਚ, ਛੋਟੀਆਂ ਸ਼ਾਖ਼ਾਂ ਦੇ ਸਿਰਿਆਂ 'ਤੇ, 
ਵੱਡੇ-ਵੱਡੇ ਗੁੱਛਿਆਂ 'ਚ ਲੱਗਦੇ ਹਨ, ਜਦੋਂ ਰੁਖ ਪੌਤਰਹੀਣ ਹੁੰਦਾ ਹੈ। ਫੁਲ ਪੀਲੇ ਜਾਂ 
ਪੀਲੇ ਜ਼ਰਦੀ-ਮਾਇਲ ਹੁੰਦੇ ਹਨ। ਫਲ ਗੋਲ ਫਲੀਆਂ ਜਿਹੇ ਹੁੰਦੇ ਹਨ. ਪਹਿਲਾਂ ਉਹ 
ਹਰੇ ਰੰਗ ਦੇ ਹੁੰਦੇ ਹਨ ਪਰ ਅਖ਼ੀਰ ਵਿੱਚ ਪੀਲੇ-ਜ਼ਰਦ ਜਾਂ ਕਾਲੋਂ ਹੋ ਜਾਂਦੇ ਹਨ। ਉਹ 
ਆਕਾਰ ਵਿਚ 15-20 ਸੈਂਟੀਮੀਟਰ ਹੁੰਦੇ ਹਨ। 


ਵਰਤੋਂ 


ਫਲ ਕੱਚੇ ਖਾਧੈ ਜਾਂਦੇ ਹਨ ਜਾਂ ਉਹਨਾਂ ਦਾ ਆਚਾਰ ਪਾ ਲਿਆ ਜਾਂਦਾ ਹੈ। ਪਰ ਉਹ 
ਬਹੁਤ ਜ਼ਿਆਦਾ ਤੇਜ਼ਾਬੀ ਹੁੰਦਾ ਹੈ। ਫਲ ਅਰਧ-ਦੁਆਈ ਦੀ ਚੀਜ਼ ਹੁੰਦਾ ਹੈ (ਜੋ. 
ਮੌਰੇ)। ਛਿੱਲ ਅਤੇ ਖ਼ਾਸ ਤੌਰ 'ਤੇ ਲਾਲ-ਪੌਤੇ ਅਤੇ ਉਹਨਾਂ ਦੀ ਲਾਲ ਲਾਖ ਜਿਹੀ ਚਮੜਾ 


<< 


2. 9, 
244 “੪ 





ਰੀ 
ਨੀ 
ਛੀ ਪਨ” 


ਚਿੱਤਰ ੬. ਕਿੱਕਰ (ਗਾਰੂਗਾ ਪਿਨਾਟਾ ਰੌਕਸਬ) 


56 ਜਾਣੇ-ਪਛਾਣੇ ਰੁੱਖ 


ਰੰਗਣ ਦੇ ਕੰਮ ਆਉਂਦੀ ਹੈ। ਲੱਕੜੀ ਨੂੰ ਕੀੜੇ-ਮਕੌੜਿਆਂ ਦੀ ਲਾਗ ਲੌਂਗ ਜਾਂਦੀ ਹੈ। 
ਇਹ ਅਕਸਰ ਬਾਲਣ ਲਈ ਵਰਤੀ ਜਾਂਦੀ ਹੈ। 


20. ਗਲੀਰੀਸੀਡੀਆ 


ਗਲੀਗੀਸੀਡੀਆ ਸੈਪੀਅਮ ਵਾਲਪ,. 
(ਕੁਲ : ਪੈਪੀਲਿਉਨੋਸੀ) 


ਇਹ ਬਹੁਤ ਛੇਤੀ ਵਧਣ ਵਾਲਾ ਰੋਖ ਹੈ। ਇਸ ਦੀ ਲੱਕੜੀ ਨਰਮ ਹੁੰਦੀ ਹੈ। ਭਾਰਤ 
ਵਿਚ ਇਹ ਹਾਲ ਹੀ ਵਿਚ ਉਗਾਇਆ ਜਾਣ ਲੱਗਾ ਹੈ। ਇਸ ਦਾ ਮੂਲ ਘਰ ਮੌਧ ਅਮਰੀਕਾ 
ਵਿੱਚ ਗੋਇਟੇਮਾਲਾ ਹੈ ਅਤੇ ਇਹ ਦੌਖਣ ਵਲ. ਦੌਖਣੀ ਅਮਰੀਕਾ ਦੇ ਉੱਤਰੀ ਹਿੱਸਿਆਂ 
ਵਿੱਚ ਹੁੰਦਾ ਹੈ। ਸ੍ਰੀ ਲੰਕਾ ਵਿੱਚ ਇਹ ਰੁਖ ਪਹਿਲੀ ਵਾਰ 1900 ਦੇ ਲੌਂਗਭਗ ਪੋਛਮੀ 
ਹਿੰਦ-ਚੀਨੀ ਤੋਂ ਲਿਆਂਦਾ ਗਿਆ ਸੀ। ਉਸ ਤੋਂ ਕੋਈ ਪੰਦਰਾਂ ਕੁ ਵਰ੍ਰੋ ਬਾਅਦ, ਇਹ ਬੰਬਈ 
ਵਿਚ ਹੋਣ ਲੌਂਗ ਪਿਆ ਸੀ, ਸ੍ਰੀ ਲੰਕਾ ਤੋਂ ਲਿਆਂਦੇ ਗਏ ਬੀਜਾਂ ਤੋਂ। 


ਨਾਂ 


ਇਸ ਰੁਖ ਦਾ ਬੈਬਈ ਵਿਚ ਅਜੇ ਕੋਈ ਦੇਸੀ ਨਾਂ ਨਹੀਂ। ਮੈਂ ਕਈ ਵਾਰ ਲੋਕਾਂ ਨੂੰ, ਇਸ 
ਰੁੱਖ ਨੂੰ 'ਵਿਲਾਇਤੀ ਸ਼ੀਰਿਸ' ਆਖਦਿਆਂ ਸੁਣਿਆ ਹੈ। ਅੰਗਰੇਜ਼ੀ ਵਿੱਚ ਇਹ 'ਮਦਰ 
ਆਫ਼ ਕੋਕਾ' 'ਮਦੂਰਾ ਸ਼ੇਡ ਟੀ' ਅਤੇ 'ਨਿਕਾਰਾਗੂਆ ਸ਼ੇਡ ਟ੍ੀ' ਦੇ ਨਾਵਾਂ ਨਾਲ ਪ੍ਰਸਿੱਧ ਹੈ। 
ਵਿਗਿਆਨਕ ਨਾਂ 'ਗਲੀਰੀਸੀਡੀਆ' 18ਵੀਂ ਸਦੀ ਵਿੱਚ ਸਪੇਨੀ-ਅਮਰੀਕੀ ਨਾਂ ਮਾਟਾ- 
ਰੈਟੋਨ ਦੇ ਅਨੁਵਾਦ ਵਜੋ ਘੜਿਆ ਗਿਆ ਸੀ. ਜਿਸ ਦਾ ਅਰਥ ਹੈ “ਚੂਹੇ-ਮਾਰ”। ਕੇਂਦਰੀ 
ਅਤੇ ਦੌਖਣੀ ਅਫ਼ਰੀਕਾ ਦੇ ਕਈ ਹਿੱਸਿਆਂ ਵਿੱਚ, ਇਸ ਰੋਖ ਦੀ ਛਿੱਲ ਨੂੰ ਪੀਹ ਕੇ ਇੰਕ 
ਧੂੜਾ ਜਾਂ ਲੋਵੀ ਜਿਹੀ ਬਣਾ ਲਈ ਜਾਂਦੀ ਹੈ ਅਤੇ ਉਸਨੂੰ ਚੌਲਾਂ ਜਾਂ ਮੌਕੀ ਦੇ ਦਾਣਿਆਂ 
ਨਾਲ ਮਿਲਾ ਕੋ, ਇੰਕ ਬਹੁਤ ਹੀ ਕਾਰਗਰ ਚੂਹੇ-ਮਾਰ ਜ਼ਹਿਰ ਦੇ ਤੌਰ 'ਤੇ ਵਰਤਿਆ 
ਜਾਂਦਾ ਹੈ। ਪਰੰਤੂ ਬੰਬਈ ਵਿੱਚ ਇਸ ਰੁੱਖ ਦੇ ਹਰਮਨਪਿਆਰਾ ਹੋਣ ਦਾ ਕਾਰਨ, ਇਸ 
ਦਾ ਛੋਤੀ-ਛੇਤੀ ਵਧਣਾ ਅਤੇ ਬਹੁਤ ਜ਼ਿਆਦਾ ਰੰਗ-ਬਰੰਗੇ ਫੁੱਲ ਦੇਣਾ ਹੈ। 


ਵਰਣਨ 


ਇਹ ਇੱਕ ਪੋਤਝੜੀ ਰੌਂਖ ਹੈ। ਇਸ ਦਾ ਅਰਥ ਇਹ ਹੈ ਕਿ ਜੇ ਸਾਰੇ ਨਹੀਂ, ਤਾਂ ਜ਼ਿਆਦਾਤਰ 
ਪੋਤੇ ਸਾਲ ਵਿਚ, ਕਿਸੇ ਨਾ ਕਿਸੇ ਸਮੇਂ ਝੜ ਜਾਂਦੇ ਹਨ, ਭਾਰਤ ਦੇ ਸਾਹਿਲੀ ਇਲਾਕਿਆਂ 
ਵਿੱਚ, ਪਤੇ ਝੜਨ ਦਾ ਇਹ ਸਮਾਂ ਸਿਆਲ ਦੇ ਮਹੀਨੇ ਹੁੰਦਾ ਹੈ। ਗਲੀਰੀਸੀਡੀਆ 
ਦਰਮਿਆਨੇ ਕੌਦ ਦਾ ਦਰੌਖ਼ਤ ਹੁੰਦਾ ਹੈ। ਸੁਖਾਵੀਆਂ ਹਾਲਤਾਂ ਵਿਚ ਇਹ ਸਹਿਜੇ ਹੀ ਵੀਹ 
ਕੁ ਮੀਟਰ ਤਕ ਉੱਚਾ ਹੋ ਜਾਂਦਾ ਹੈ। ਕੁਂਝ ਵਰ੍ਹਿਆਂ ਤੌਕ, ਮੈ' ਬੰਬਈ ਦੇ ਫ਼ੋਰਟ ਖੇਤਰ ਵਿਚ, 
ਗਲੀਰੀਸੀਡੀਆ ਦੇ ਕੁਝ ਰੁੱਖਾਂ ਨੂੰ ਧਿਆਨ ਨਾਲ ਦੇਖਦਾ ਰਿਹਾ ਹਾਂ, ਜੋ ਦਸਾਂ ਕੁ ਸਾਲਾਂ 
ਵਿੱਚ, 18 ਮੀਟਰ ਤੋਂ ਵੀ ਉੱਚੇ ਹੋ ਗਏ ਹਨ। ਇਸ ਰੁੱਖ ਦੇ ਪੌਤੇ ਜੁੜਵੇਂ ਹੁੰਦੇ ਹਨ । ਡੰਡੀ 


ਗਲ?ਗੀਸੀੰਡੀਆ 57 


ਦੇ ਦੋਵਾਂ ਪਾਸਿਆਂ 'ਤੇ 7-8 ਪੌਤੀਆਂ ਨਿਕਲਦੀਆਂ ਹਨ, ਜਦ ਕਿ ਸਿਰੇ 'ਤੇ ਇੰਕੋ-ਇੰਕ 
ਪੌਤੀ ਹੁੰਦੀ ਹੈ। ਇਹ ਪੌਤੀਆਂ ਮੋਟੇ ਤੌਰ 'ਤੇ, ਆਂਡੇ ਦੀ ਸ਼ਕਲ ਦੀਆਂ ਹੁੰਦੀਆਂ ਹਨ, ਅਖ਼ੀਰ 
ਚੋਂ ਉਹ ਰੋਮ-ਰਹਿਤ ਹੋ ਜਾਂਦੀਆਂ ਹਨ, ਪਰ ਹੇਠਲੇ ਪਾਸੇ ਦੀਆਂ ਰਗਾਂ ਤੇ ਨਾੜਾਂ ਉਤੇ 
ਲੂੰਅ ਕਾਇਮ ਰਹਿੰਦੇ ਹਨ। ਫੁਲ ਉਦੋਂ ਖਿੜਦੇ ਹਨ ਜਦੋਂ ਰੁਖ ਲਗਭਗ ਪਤਰਹੀਣ ਹੁੰਦਾ 
ਹੈ ਭਾਵ ਜਨਵਰੀ ਤੋਂ ਲੈ ਕੇ । ਫੁੱਲ ਗੁਲਾਬੀ, ਊਂਦੇ ਜਾਂ ਹਲਕੇ ਜਾਮਣੀ ਰੰਗ ਦੇ ਹੁੰਦੇ ਹਨ 
ਜਾਂ ਫਿਰ ਇੱਕੋ ਹੀ ਰੁੱਖ 'ਤੇ ਇਹਨਾਂ ਸਾਰੇ ਰੰਗਾਂ ਦੇ ਫੁੱਲ ਵੇਖੇ ਜਾ ਸਕਦੇ ਹਨ । ਰੰਗ ਦਾ 
ਨਿਰਭਰ ਫੋਲਾਂ ਦੇ ਵਿਕਾਸ ਦੀ ਅਵਸਥਾ 'ਤੇ ਹੁੰਦਾ ਹੈ। ਸੌਖਣੀਆਂ ਸ਼ਾਖ਼ਾਂ ਭਰਵੇਂ ਫੌਲਾਂ 
ਨਾਲ ਕੌਜੀਆਂ ਜਾਂਦੀਆਂ ਹਨ। ਪੌਖੜੀ-ਪੋਜ ਛੋਟਾ-ਜਿਹਾ ਹੁੰਦਾ ਹੈ, ਅਕਸਰ 6 
ਮਿਲੀਮੀਟਰ ਤੋਂ ਵੀ ਘੋਟ ਲੰਮਾ, ਪਿਆਲੇ ਦੀ ਸ਼ਕਲ ਦਾ, ਪਿਆਲੇ ਦੀ ਕਿਨਾਰੀ ਕੂਲੀ 
ਹੁੰਦੀ ਹੈ ਜਾਂ ਪੇਤਲੋਂ ਤੌਰ 'ਤੇ ਪੈਜ-ਪੇਪਣੀਆਂ ਵਾਲੀ । ਫੁਂ ਲ-ਪੌਤੀਆਂ ਇੱਕ ਖ਼ਾਸ ਸ਼ਕਲ 
ਦੀਆਂ ਹੁੰਦੀਆਂ ਹਨ ਜਿਵੇਂ ਕਿ ਅਕਸਰ ਮਟਰ-ਪਰਿਵਾਰ ਵਿੱਚ ਹੁੰਦਾ ਹੈ. ਜਿਸ ਨਾਲ 
ਕਿ ਗਲੀਰੀਸੀਡੀਆ ਸੰਬੰਧਿਤ ਹੈ। ਪੰਖੜੀਆਂ ਲੋਂਗਭਗ 20 ਮਿਲੀਮੀਟਰ ਲੰਮੀਆਂ 
ਹੁੰਦੀਆਂ ਹਨ। ਮਿਆਰੀ ਪੋਖੜੀ ਪਿਛਲੇ ਪਾਸੇ ਨੂੰ ਮੁੜੀ ਹੋਈ ਹੁੰਦੀ ਹੈ ਅਤੇ ਉਸਦੀਆਂ 
ਘੋਟ-ਵਧ ਡੂੰਘੀਆਂ ਦੋ ਪੇਪਣੀਆਂ ਹੁੌਦੀਆਂ ਹਨ। ਫਲ ਦੋ ਖ਼ਾਨਿਆਂ ਵਾਲੀ ਲੰਮੀ ਫਲੀ 
ਜਿਹੀ ਹੰਦਾ ਹੈ. ਪਰ ਇਹ ਅਕਸਰ ਬੰਬਈੀ ਵਿੱਚ ਵੇਖਣ 'ਚ ਨਹੀਂ ਆਉਂਦਾ । ਫੁੱਲਾਂ ਦਾ 
ਸੋਭ ਤੋਂ ਵਧੀਆ ਸਮਾਂ ਫ਼ਰਵਰੀ ਤੋਂ ਅਪ੍ਰੈਲ ਤੌਕ ਦਾ ਹੁੰਦਾ ਹੈ. ਪਰ ਕਈ ਵਾਰ ਫੁਲ ਮਈ 
ਤੌਕ ਵੀ ਵੇਖੇ ਜਾ ਸਕਦੇ ਹਨ। 

ਵਰਤੋਂ 

ਜਿਵੇਂ ਕਿ ਉੱਪਰ ਦੌਸਿਆ ਗਿਆ ਹੈ, ਅਮਰੀਕਾ ਦੇ ਕੌਂਝ ਹਿੰਸਿਆਂ ਵਿਚ ਇਸ ਰੁਖ ਦੀ 
ਛਿੱਲ ਚੂਹੇ ਮਾਰ ਜ਼ਹਿਰ ਦੇ ਤੌਰ 'ਤੇ ਵਰਤੀ ਜਾਂਦੀ ਹੈ। ਭਾਰਤ ਵਿਚ ਇਹ ਰੌਂਖ ਅਕਸਰ 
ਸੜਕਾਂ ਤੇ ਰਸਤਿਆਂ 'ਤੇ ਲਾਇਆ ਜਾਂਦਾ ਹੈ ਜਾਂ ਫਿਰ ਛਾਂ ਵਾਸਤੇ. ਜਾਂ ਕੇਲਿਆਂ ਦੇ 
ਖੇਤਾਂ ਜਾਂ ਹੋਰ ਫ਼ਸਲਾਂ ਦੇ ਖੇਤਾਂ ਦੇ ਕਿਨਾਰਿਆਂ 'ਤੇ ਹਵਾ ਦੀ ਰੋਕ ਵਜੋਂ ਉਗਾਇਆ ਜਾਂਦਾ 
ਹੈ। ਇਸ ਦੇ ਪੋਤੇ ਹਰੀ ਖਾਦ ਲਈ ਬਹੁਤ ਚੰਗੇ ਹੁੰਦੇ ਹਨ। 

ਖੇਤੀ 

ਭਾਰਤ ਵਿਚ ਗਲੀਰੀਸੀਡੀਆ ਬਹੁਤ ਸੌਖ ਨਾਲ ਹੋ ਜਾਂਦਾ ਹੈ, ਬੀਜਾਂ ਤੋਂ ਜਾਂ ਫਿਰ ਕਲਮਾਂ 
ਲਾ ਕੋ। ਬੀਜ ਜਾਂ ਕਲਮਾਂ ਮੋਨਸੂਨ ਦੀ ਪਹਿਲੀ ਵਰਖਾ ਹੋ ਜਾਣ ਤੋਂ ਇਕਦਮ ਮਗਰੋਂ 
ਲਾ ਦੇਣੀਆਂ ਚਾਹੀਦੀਆਂ ਹਨ ਅਤੇ ਉਸ ਪਿਛੋ' ਉਹਨਾਂ ਨੂੰ, ਆਪਣੇ ਹਾਲ 'ਤੇ ਛੱਡ ਦੇ 
ਣਾ ਚਾਹੀਦਾ ਹੈ। ਕਲਮਾਂ 2-3 ਮੀਟਰ ਦੀ ਦੂਰੀ 'ਤੇ ਜਾਂ ਹੋਰ ਨੋੜੇ ਲਾਉਣੀਆਂ ਚਾਹੀਦੀਆਂ 
ਹਨ । ਇਸ ਨਾਲ ਪੋਦੇ ਪਾਸਿਆਂ ਦੀ ਬਜਾਏ ਉੱਪਰ ਵਲ ਨੂੰ ਵਧੇਰੇ ਵਧਦੇ ਹਨ। ਸਾਵਧਾਨੀ 
ਨਾਲ ਕੀਤੀ ਛੰਗਾਈ-ਕਟਾਈ ਰੁੱਖ ਨੂੰ ਕਈ ਵਰ੍ਹਿਆਂ ਤੌਕ, ਚੰਗੇ ਰੂਪ-ਆਕਾਰ ਵਿਚ 
ਰੌਖਦੀ ਹੈ, ਨਹੀਂ ਤਾਂ ਫੁੱਲਾਂ ਜਾਂ ਪੌਤਿਆਂ ਦੇ ਭਾਰ ਨਾਲ ਕਈ ਟਾਹਣੀਆਂ ਟੁੱਟ ਜਾਂਦੀਆਂ 
ਹਨ, ਕਿਉਂਕਿ ਰੁਖ ਦੀ ਲੱਕੜ ਬਹੁਤ ਨਰਮ ਹੁੰਦੀ ਹੈ। ਉਚਿਤ ਸੰਭਾਲ ਨਾਲ. 
ਗਲੀਰੀਸੀਡੀਆ, ਰਸਤਿਆਂ ਜਾਂ ਬਾਗਾਂ ਦੇ ਸਿਰਿਆਂ ਲਈ, ਬਹੁਤ ਛੇਤੀ ਵਧ ਕੇ ਇੰਕ 
ਖ਼ੂਬਸੂਰਤ ਸਜਾਵਟੀ ਰੌਖ ਬਣ ਜਾਂਦਾ ਹੈ। ਇਹ ਰੌਖ ਲੌਗਭਗ ਹਰ ਤਰ੍ਹਾਂ ਦੀ ਜ਼ਮੀਨ 


ਨਉ ਜਾਣੇ-ਪਛਾਣੇ ਰੁੱਖ 


ਵਿੱਚ ਚੰਗਾ ਹੋ ਜਾਂਦਾ ਹੈ. ਪਰ ਚੋਂਟਾਨੀ ਭੂਮੀ 'ਚ ਇਹ ਮਧਰਾ ਤੇ ਮਾੜਾ ਰਹਿ ਜਾਂਦਾ ਹੈ। 
ਜਿੱਥੇ ਜ਼ਮੀਨ ਹਲਕੀ ਹੋਵੇ, ਉਥੇ ਕਲਮਾਂ ਨੂੰ ਕਾਫ਼ੀ ਵੱਡੇ-ਵੱਡੇ ਖੌਤਿਆਂ ਵਿਚ ਲਾਉਣਾ 
ਚਾਹੀਦਾ ਹੈ। ਲੋਂਗਭਗ ਇੰਕ ਘਣ ਮੀਟਰ ਦਾ ਖੋਤਾ ਬਣਾ ਲੈਣਾ ਚਾਹੀਦਾ ਹੈ ਅਤੇ ਉਸ 
ਵਿੱਚ ਚੰਗੀ ਮਿੱਟੀ ਤੇ ਖਾਦ ਮਿਲਾ ਦੇਣੀ ਚਾਹੀਦੀ ਹੈ। ਇੰਕ ਵਾਰੀ ਕਲਮਾਂ ਚੌਗੀ 
ਤਰ੍ਹਾਂ ਟਿਕ ਜਾਣ ਤਾਂ ਉਹਨਾਂ ਨੂੰ ਆਪਣੇ ਹਾਲ 'ਤੇ ਛੋਡਿਆ ਜਾ ਸਕਦਾ ਹੈ। ਫਿਰ 
ਪੋਦੇ ਆਪਣੇ ਆਪ ਹੀ ਵਧਦੇ ਰਹਿੰਦੇ ਹਨ। ਮਸਨੂਈ ਪਾਣੀ ਨਹੀਂ ਦੇਣਾ ਚਾਹੀਦਾ, 
ਨਹੀਂ ਤਾਂ ਪੋਦ ਲਈ ਲਗਾਤਾਰ ਸਿੰਚਾਈ ਤੋਂ ਬਗੈਰ. ਖ਼ੁਸ਼ਕ ਮੋਸਮ ਲੰਘਾਉਣਾ ਨਾਮੁਮਕਿਨ 
ਹੋ ਜਾਂਦਾ ਹੈ। 


21. ਜਰੱਲ 
ਲੈਜਰਸਟੋਮੀਆ ਸਪੈਸੀਓਸਾ 


(ਕੁਲ : ਲਾਈਥਰੇਸੀ) 


ਅੰਗਰੋਜ਼ੀ - ਦਾ ਕੁਈਨਜ਼ ਫ਼ਲਾਵਰ, ਹਿੰਦੀ ਅਤੇ ਬੰਗਾਲੀ - ਜਰੂਲ, 
ਮਰਾਠੀ - ਤਾਮਨ, ਤਾਮਿਲ - ਕਡਾਲੀ, ਤੈਲਗੂ - ਵਰਾਗੋਗੂ 


ਕੁੱਝ ਵਰ੍ਹੇ ਪਹਿਲਾਂ ਉੱਤਰੀ ਕਨਾਰਾ ਵਿੱਚ ਜੋਗ ਝਰਨੇ ਦੇ ਨੌੜੇ-ਤੇੜੇ ਸਫ਼ਰ ਕਰਦਿਆਂ, 
ਮੇਰੈ ਨਾਲ ਇੱਕ ਅਜਿਹਾ ਅਤਿਅੰਤ ਸੁਖਾਵਾਂ ਅਚੰਭਾ ਹੋਇਆ, ਜਿਹੋ ਜਿਹਾ ਕਿ ਭਾਰਤ 
ਦੇ ਬਹੁਤ ਸਾਰੇ ਜੰਗਲਾਂ ਵਿੱਚ ਘੁੰਮਦਿਆਂ ਫਿਰਦਿਆਂ ਪਹਿਲਾਂ ਕਦੇ ਨਹੀਂ ਸੀ ਹੋਇਆ। 
ਝਰਨੇ ਤੋਂ ਉੱਪਰ ਵਲ ਕੁਝ ਦੂਰੀ 'ਤੇ ਨਦੀ ਨੂੰ ਬੇੜੀ ਵਿੱਚ ਪਾਰ ਕਰਦਿਆਂ, ਮੇਰਾ ਧਿਆਨ, 
ਘਣੇ ਸੰਘਣੇ ਵਣ ਵਿਚਕਾਰ, ਕੁੱਝ ਗੂੜ੍ਹੇ ਲਾਲ ਰੰਗ ਜਾਂ ਜਾਮਣੀ ਰੈਗ ਦੀਆਂ ਟੁਕੜੀਆਂ 
ਵਲ ਆਪ ਮੁਹਾਰੇ ਹੀ ਬਿਚਿਆ ਗਿਆ। ਨਦੀ ਪਾਰ ਕਰਨ ਤੋਂ ਬਾਅਦ ਅਸੀਂ ਇਹ ਖੋਜ 
ਕਰਨ ਲਈ ਗਏ ਕਿ ਏਡੇ ਸੁਹਣੇ ਰੰਗਾਂ ਦਾ ਸਰੋਤ ਕੀ ਸੀ। ਅਸੀਂ ਕੋਂਝ ਬਹੁਤ ਹੀ ਵੌਡੇ 
ਵੱਡੇ ਰੁੱਖ, ਜੋ 20 ਮੀਟਰ ਤੋਂ ਵੀ ਵਧੇਰੇ ਉੱਚੇ ਸਨ, ਭਰ-ਖੇੜੇ ਵਿੱਚ ਵੇਖੋ। ਸਾਰੇ ਦੇ ਸਾਰੇ 
ਰੌਂਖ ਜਿਵੇਂ ਸਾਕਾਰ ਰੰਗਾਂ ਦਾ ਸਮੂਹ ਹੋਣ। ਇਹ ਸੀ, ਜਰੌਂਲ ਜਿਸ ਨੂੰ ਗੁਲ-ਇ-ਮਲਿਕਾ' 
ਵੀ ਆਖਦੇ ਹਨ ਅਤੇ ਜਿਸ ਢਾ ਵਿਗਿਆਨਕ ਨਾਂ ਹੈ ਲੈਜਰਸਟੋਮੀਆ ਸਪੈਸੀਓਸਾ। ਰੁੱਖ 
ਹੇਠਲੀ ਜ਼ਮੀਨ 'ਤੇ ਜਿਵੇਂ ਫੁਲਾਂ ਦਾ ਗ਼ਲੀਚਾ ਵਿਛਿਆ ਹੋਇਆ ਹੋਵੇ। ਅਤੇ ਇਸ ਨਾਲ 
ਰੁਖ ਦੀ ਦਿਲਕਸ਼ੀ ਵਿਚ ਹੋਰ ਵੀ ਵਾਧਾ ਹੋ ਗਿਆ। ਸ਼ਹਿਰ ਦੀਆਂ ਗਲੀਆਂ-ਸੜਕਾਂ 
ਵਿੱਚ, ਜਰ੍ੋਲ ਦਾ ਰੁੱਖ, ਛੇ ਕੁ ਮੀਟਰ ਤੋਂ ਵਧੇਰੇ ਉੱਚਾ ਕਦੇ-ਕਦਾਈਂ ਹੀ ਹੁੰਦਾ ਹੈ ਅਤੇ 
ਰੰਗ ਮੁੰਖ ਤੌਰ ਤੋ ਜਾਮਣੀ ਜਾਂ ਹਲਕਾ ਜਾਮਣੀ ਹੁੰਦਾ ਹੈ। ਪਰ ਉੱਤਰੀ ਕਨਾਰਾ 'ਚ, ਆਪਣੇ 
ਮੂਲ ਟਿਕਾਣਿਆਂ 'ਤੇ, ਫੁਲਾਂ ਦਾ ਰੰਗ ਕਿਤੇ ਹਲਕਾ ਸੀ ਅਤੇ ਉਹ ਇੰਕ ਬਹੁਤ ਹੀ ਵੱਡੇ 
ਆਕਾਰ ਦੋ ਰੁੱਖ 'ਤੇ ਲੌਂਗੇ ਹੋਏ ਸਨ। 





60 ਜਾਣੇ-ਪਛਾਣੇ ਰੁੱਖ 


ਵਰਣਨ 
ਸ਼ਹਿਰਾਂ ਦੀਆਂ ਗਲੀਆਂ-ਜੜਕਾਂ ਦੇ ਕਿਨਾਰੇ ਅਤੇ ਬਾਗ਼ਾਂ ਵਿਚ, ਇਹ ਰੋਂਖ ਆਮ ਤੌਰ 
'ਤੇ 7-10 ਮੀਟਰ ਉੱਚਾ ਹੋ ਜਾਂਦਾ ਹੈ। ਇਸ ਦਾ ਤਣਾ ਸਿੱਧਾ ਸਤੋਰ ਅਤੇ ਪੀਲੇ ਰੌਗ ਦਾ 
ਹੁੰਦਾ ਹੈ। ਪੌਤੇ ਸਾਦੇ ਜਿਹੇ ਅਤੇ ਵੱਡੇ ਵੱਡੇ ਹੁੰਦੇ ਹਨ, ਆਮ ਤੌਰ 'ਤੇ 15 ਕੁ ਸੈਂਟੀਮੀਟਰ 
ਲੰਮੇ ਅਤੇ 6-8 ਸੈਂਟੀਮੀਟਰ ਚੌੜੇ । ਪਤੇ ਦੀ ਸ਼ਕਲ ਕਾਫ਼ੀ ਹੋਦ ਤੌਂਕ ਅੰਬ ਦੇ ਪੋਤੇ ਵਰਗੀ 
ਹੁੰਦੀ ਹੈ, ਪਰ ਇਹ ਉਸ ਨਾਲੋਂ ਕੁਝ ਵੋਧ ਚੌੜਾ ਹੁੰਦਾ ਹੈ। ਨੋਕ ਵਲ ਨੂੰ ਇਹ ਥੋੜ੍ਹਾ ਪਤਲਾ 
ਤੇ ਤੰਗ-ਸੌੜਾ ਹੁੰਦਾ ਹੈ। ਪੋਤੇ ਦੀ ਡੰਡੀ ਛੋਟੀ ਤੇ ਮਜ਼ਬੂਤ ਹੁੰਦੀ ਹੈ। ਪੌਤੇ ਦੀ ਸਤ੍ਹਾ 'ਤੇ 
ਇੰਕ ਸਾਫ਼ ਉੱਭਰਵੀਂ' ਕੇਂਦਰੀ ਰਗ ਹੁੰਦੀ ਹੈ ਅਤੇ ਉਸ ਦੇ ਦੋਵਾਂ ਪਾਸਿਆਂ 'ਤੇ 10-12 
ਰਗਾਂ ਹੁੰਦੀਆਂ ਹਨ, ਜੋ ਪੋਤੇ ਦੇ ਸਿਰਿਆਂ ਵਲ ਉੱਪਰ ਵਲ ਨੂੰ ਮੁੜ ਜਾਂਦੀਆਂ ਹਨ ਅਤੇ 
ਪਤੇ ਦੇ ਬਿਲਕੁਲ ਕਿਨਾਰੇ 'ਤੇ ਇੱਕ ਲਹਿਰੀਆ ਲਕੀਰ-ਜਿਹੀ 'ਚ. ਆਪੇ ਵਿੱਚ ਜੁੜ 
ਜਾਂਦੀਆਂ ਹਨ। 

ਇਹ ਇੱਕ ਪੌਤਝੜੀ ਰੋਂਖ ਹੈ । ਪੌਤੇ ਸਾਲ ਵਿਚ, ਇਕ ਵਾਰ ਝੜਦੇ ਹਨ. ਪਰ ਸਾਰੇ 
ਪੋਤੇ ਇਕਦਮ ਹੀ ਨਹੀਂ ਝੜ ਜਾਂਦੇ। ਉਹ ਫ਼ਰਵਰੀ ਅਤੇ ਮਾਰਚ ਦੇ ਦੋਰਾਨ ਝੜਦੇ ਹਨ। 
ਝੜਨ ਵੇਲੇ. ਉਹ ਕੁਂਝ ਕੁਂਝ ਲਾਲ ਜਾਂ ਜ਼ਰਦ ਜਿਹੇ ਰੰਗ ਦੇ ਹੋ ਜਾਂਦੇ ਹਨ। ਨਵੇਂ ਪੋਤੇ 
ਛੋਟੇ-ਛੋਟੇ ਫੁਲਾਂ ਦੇ ਨਾਲ ਹੀ ਮਈ ਵਿਚ ਨਿਕਲਦੇ ਹਨ। ਫੋਲ ਲੰਮੇ ਗੁੱਛਿਆ ਜਾਂ ਪੁਸ਼ਪ- 
ਪੁੰਜਾਂ ਦੇ ਰੁਪ 'ਚ ਨਿਕਲਦੇ ਹਨ। ਉਹ ਸ਼ਾਖ਼ਾਂ ਦੇ ਐਨ ਸਿਰਿਆਂ 'ਤੇ ਨਿਕਲਦੇ ਹਨ ਅਤੋ 
ਫੌਲ-ਲੌੱਗਰਾਂ 30 ਸੈੱਟੀਮੀਟਰ ਲੰਮੀਆਂ ਹੁੰਦੀਆਂ ਹਨ। ਪਹਿਲਾ ਉਹ ਫੋਲ ਖੁਲ੍ਹਦੇ- 
ਖਿੜਦੇ ਹਨ. ਜੋ ਫੁਂਲ-ਲੌਂਗਰ ਦੇ ਮੁੰਢ 'ਤੇ ਹੁੰਦੇ ਹਨ ਅਤੇ ਸੋਭ ਤੋਂ ਅਖ਼ੀਰ 'ਤੇ ਉਹ ਜੋ 
ਲੌਗਰ ਦੇ ਸਿਰੇ ਦੇ ਨੋੜੇ ਹੁੰਦੇ ਹਨ। ਜਿਵੇਂ ਕਿ ਉੱਪਰ ਦੌਂਸਿਆ ਗਿਆ ਹੈ. ਫੁੱਲਾਂ ਦਾ 
ਰੰਗ ਮੁਖ ਤੌਰ 'ਤੇ ਜਾਮਣੀ ਜਿਹਾ, ਜਾਂ ਨਿਸਿਚਤ ਤੌਰ 'ਤੇ ਜਾਮਣੀ ਜਾਂ ਬੈਂਗਣੀ ਹੁੰਦਾ 
ਹੈ । ਇਸੇ ਵੰਸ਼ ਦੀ ਇਕ ਹੋਰ ਜਾਤੀ ਵੀ ਹੈ. ਲੈਜਰਸਟ੍ਰੇਮੀਆ ਇੰਡੀਕਾ (ਆਮ ਵਿਲਾਇਤੀ 
ਮਹਿੰਦੀ) ਜਿਸ ਨੂੰ ਸ਼ਹਿਰਾਂ ਦੀਆਂ ਗਲੀਆਂ-ਸੜਕਾਂ 'ਤੇ ਲਾਉਣ ਲਈ ਤਰਜੀਹ ਦਿਤੀ 
ਜਾਂਦੀ ਹੈ, ਕਿਉਂਕਿ ਉਸਦਾ ਰੋਖ ਛੋਟਾ ਅਤੇ ਵਧੇਰੇ ਗੌਠਵਾਂ ਹੁੰਦਾ ਹੈ ਅਤੇ ਉਸਦੇ ਫੁਲ 
ਵਧੇਰੇ ਲਾਲ-ਜਿਹੇ ਹੁੰਦੈ ਹਨ। ਫੌਲਾਂ ਨੂੰ ਟੇਕ ਦੇਣ ਵਾਲਾ ਦਲ-ਪੌਜ ਹਰਾ ਹੁੰਦਾ ਹੈ ਅਤੇ 
ਉਸ `ਤੇ ਨਰਮ ਚਿੰਟਾ-ਜਿਹਾ ਫੁੱਲ ਖਿੜਿਆ ਹੋਇਆ ਹੁੰਦਾ ਹੈ। ਬਾਹਰਲਾ ਦਲ ਘੋਟ 
ਜਾਂ ਵਧ ਜੁੜਵਾਂ ਹੁੰਦਾ ਹੈ ਅਤੇ ਮਜ਼ਬੂਤ ਰਗ-ਰੇਸ਼ਿਆਂ ਵਾਲਾ ਪਿਆਲਾ-ਜਿਹਾ ਬਣਾਉਂਦਾ 
ਹੈ। ਪਖੜੀਆਂ ਜਾਮਣੀ-ਜਿਹੀਆਂ ਹੁੰਦੀਆਂ ਹਨ, ਮਜ਼ਬੂਤ ਨਾੜਾਂ ਵਾਲੀਆਂ, ਜੋ ਬਹੁਤ 
ਹੀ ਥੋੜ੍ਹੇ ਜਿਹੇ ਮੁਢ ਤੋਂ ਔਗੇ ਫੈਲਦੀਆਂ ਹਨ। ਸਿਰੇ ਪੂਰੇ ਸਾਬਤ-ਸਬੂਤ ਹੁੰਦੇ ਹਨ ਜਾਂ 
ਫਿਰ ਕਿਨਾਰੀਦਾਰ ਤੋਂ ਲਹਿਰੀਆ, ਕੁੱਝ ਘੋਟ, ਕੁਂਝ ਵਧੇਰੇ । ਫਲ ਦੇ ਕੇਂਦਰ ਵਿਚ, ਬੂਰ- 
ਕੇਸਰ ਬਹੁਤ ਜ਼ਿਆਦਾ ਹੁੰਦੇ ਹਨ. ਜੋ ਲਾਲ-ਜਿਹੇ ਜਾਂ ਜ਼ਰਦ-ਜਿਹੇ ਰੰਗ ਦੇ ਹੁੰਦੇ ਹਨ. 
ਅਤੇ ਉਹ ਦਲ-ਪੌਜ ਨਾਲੋਂ ਛੋਟੇ ਹੁੰਦੇ ਹਨ। ਫਲ ਛੋਟੇ-ਛੋਟੇ ਹੁੰਦੇ ਹਨ, ਮੋਟੇ ਤੋਰ 'ਤੇ 
ਲੌਂਗਭਗ 2-3 ਸੈਂਟੀਮੀਟਰ ਲੰਮੇ, ਥੋੜ੍ਹੇ-ਬਹੁਤ ਗੋਲ-ਜਿਹੇ ਜਾਂ ਫਿਰ ਨੋਕ ਤੋਂ' ਤਿੱਖੇ, ਫੁੱਲ 
ਦੀ ਬਚ-ਖੁਚ ਉਸ ਦੇ ਨਾਲ ਲੌਗੀ ਰਹਿੰਦੀ ਹੈ। ਫਲ ਮੋਨਸੂਨ ਦੇ ਸ਼ੁਰੂ ਵਿੱਚ ਬਣਦੇ 
ਹਨ ਅਤੇ ਉਹ ਫੌਂਲ-ਫੁਲਾਕਾ ਪੈਣ ਦੇ ਅਗਲੇ ਮੋਸਮ ਤੌਕ ਰੁੱਖ ਦੇ ਉਤੋ ਹੀ ਲੌਗੇ ਰਹਿੰਦੇ 
ਹਨ। 





ਪਲੇਟ 9. ਧਰੇਕ (ਮੋਲੀਆ ਐਜ਼ਾਂਡਰੈਕ ਲਿੰਨ) 
(ਦੇਖੋ ਸਫ਼ਾ 70) 





ਪਲੈਟ 10. ਅਸੇਕ (ਪੇਲੀਐਲਥੀਆ ਲੌਂਗੀਫਲੀਆ (ਸੋਨ) ਥਾਅ 
(ਦੇਖੋ ਸਫ਼ 98) 


।==੭੮੨ _ ਅਰ ਅਗਲ====” _ >`== ਅਰਜਨ ਆਲਮ ਅ==ਕਲਮਨਾਰਨਾਰਰਰਨਆਦ” ਨ ਅਲ ਅਰ ਅਸਗਯ= = ਸਦਾ [ਮਜਾ ੮੧੧੨੧॥੧ਜ 





ਪਲੇਟ 11. ਬਣ-ਕਪਾਸੀ (ਸਪੇੈਥੋਡੀਆ ਕੰਪੈਨਿਊਲੋਟਾ ਬਿਯੂ) 
(ਦੇਖੋ ਸਫ਼ਾ 107) 





ਪਲੇਟ 12. ਪਹਾੜੀ ਪਿੰਪਲ (ਬੈਸੋਪੇਸੀਆ ਪੋਪਲਨੀ ਸੋਲੈਂਡ) 
(ਦੇਖੋ ਸਫ਼ਾ 119) 


ਮੌਹੂਆ 67 


ਫੌਲ-ਫੁਲਾਕੇ ਦਾ ਮੋਸਮ 

ਫੌਲ-ਫੁਲਾਕਾ ਪੈਣ ਦਾ ਸਾਧਾਰਨ ਮੋਸਮ ਸਾਲ ਦਾ ਵਧੇਰੇ ਗਰਮ ਹਿੱਸਾ ਹੁੰਦਾ ਹੈ, ਮੋਨਸੂਨ 
ਤੋਂ ਇਕਦਮ ਪਹਿਲਾਂ । ਕਈ ਗਲੀਆਂ-ਸੜਕਾਂ 'ਚ, ਫੁੱਲ ਵਰਖਾ ਰੌਂਤ ਵਿਚ ਵੀ ਵੇਖੇ ਜਾ 
ਸਕਦੇ ਹਨ, ਧੁਰ ਸਤੰਬਰ ਤੌਕ । ਫੁੱਲ ਬਹੁਤ ਜ਼ਿਆਦਾ ਭਰਵੇਂ ਪੈਣ ਕਾਰਨ ਅਤੇ ਉਹਨਾਂ 
ਦੇ ਲੰਮੇ ਸਮੇਂ ਤੌਕ ਰੁੱਖ 'ਤੇ ਰਹਿਣ ਕਾਰਨ, ਇਹ ਰਸਤਿਆਂ-ਸੜਕਾਂ 'ਤੇ ਲਾਉਣ ਲਈ, ਇੰਕ 
ਬਹੁਤ ਹੀ ਵਧੀਆ ਰੁੱਖ ਹੈ। ਇਹ ਸਾਰੇ ਹੀ ਟਾਪੁਹਾਰ ਭਾਰਤ ਵਿਦ, ਬੰਬਈ ਤੋਂ ਦੱਖਣ ਵਲ 
ਧੁਰ ਕੰਨਿਆ ਕੁਮਾਰੀ ਤੌਂਕ ਮਿਲਦਾ ਹੈ। 


ਵੌਡ 

ਇਹ ਰੋਖ ਪਛਮੀ ਘਾਟ ਦਾ ਮੂਲ ਰੁਖ ਹੈ ਅਤੇ ਬੈਲਗਾਮ ਦੇ ਨੌੜੇ-ਤੇੜੇ ਤੋਂ ਲੈ ਕੇ. ਦੱਖਣ 
ਵਲ ਨੂੰ, ਉੱਤਰੀ ਤੇ ਦੌਖਣੀ ਕਨਾਰਾ ਤੋਂ' ਹੋ ਕੇ. ਧੁਰ ਮਾਲਾਬਾਰ ਅਤੇ ਟਾਵਨਕੋਰ ਤੌਕ, 
ਸਦਾ-ਬਹਾਰ ਵਣਾਂ ਵਿਚ, ਵਿਸ਼ੇਸ਼ ਕਰਕੇ ਦਰਿਆਵਾਂ ਅਤੇ ਨਦੀਆਂ-ਨਾਲਿਆਂ ਦੇ ਆਸ- 
ਪਾਸ ਹੁੰਦਾ ਹੈ। ਇਹ ਸ੍ਰੀਲੰਕਾ, ਬਰ੍ਹਮਾ ਅਤੇ ਪੁਰਬ ਵਲ ਨੂੰ ਮਾਲੀ ਟਾਪੂ. ਆਸਟਰੇਲੀਆ 
ਤੌਕ ਅਤੇ ਉਤਰ ਵਲ ਚੀਨ ਤੌਕ. ਵੀ ਪਾਇਆ ਜਾਂਦਾ ਹੈ। 


ਵਰਤੋਂ 


ਇਹ ਰੋਖ ਕਈ ਕਾਰਨਾਂ ਕਰਕੇ ਆਰਥਿਕ ਅਹਿਮੀਅਤ ਵਾਲਾ ਹੈ। ਇਸ ਦੇ ਫੋਲ. ਇਸ 
ਨੂੰ ਬਾਗ਼-ਬਗ਼ੀਚਿਆਂ ਅਤੇ ਸੜਕਾਂ. ਰਸਤਿਆਂ ਲਈ ਇੱਕ ਵਡਮੁਲਾ ਰੌਂਖ ਬਣਾਉਂਦੇ ਹਨ। 
ਇਸ ਦੀ ਲੌਂਕੜੀ. ਇਸਦੇ ਗੁਣਾਂ ਕਰਕੇ ਪਾਣੀ ਹੋਠ ਖ਼ਾਸ ਤੌਰ 'ਤੇ ਬਹੁਤ ਚੰਗੀ ਮੋਨੀ 
ਜਾਂਦੀ ਹੈ। ਇਸੇ ਕਰਕੇ ਬੰਦਰਗਾਹਾਂ ਤੇ ਪੁਸ਼ਤਿਆਂ ਅਤੇ ਥੰਮ੍ਹਾਂ ਲਈ, ਕਿਸ਼ਤੀਆਂ ਅਤੇ 
ਤੁਲੋ-ਡੋਂਗੇ ਬਣਾਉਣ ਲਈ ਅਤੇ ਅਜਿਹੇ ਢਾਂਚਿਆਂ ਦੀ ਉਸਾਰੀ ਲਈ ਵਰਤੋ' ਵਿਚ 
ਨਿਆਂਦੀ ਜਾਂਦੀ ਹੈ ਜਿਹਨਾਂ ਨੇ ਲਗਾਤਾਰ ਜਾਂ ਬਹੁਤਾ ਚਿਰ ਪਾਣੀ ਦੇ ਸੰਪਰਕ ਵਿਚ 
ਰਹਿਣਾ ਹੁੰਦਾ ਹੈ। ਬਰਮ੍ਹਾ ਵਿਚ ਤਾਂ. ਆਪਣੇ ਆਰਥਿਕ ਮੌਲ ਦੇ ਪੌਖੋਂ. ਇਸ ਦੀ ਲੱਕੜੀ 
ਸਿਰਫ਼ ਸਾਗਵਾਨ ਤੋਂ ਦੂਜੇ ਸਥਾਨ `ਤੇ ਸਮਝੀ ਜਾਂਦੀ ਹੈ। ਆਪਣੇ ਔਸ਼ਧੀ ਗੁਣਾਂ ਕਰਕੇ 
ਵੀ, ਇਹ ਰੋਂਖ ਉਪਲੋਗੀ ਹੈ। ਬੀਜ ਖ਼ੁਮਾਰੀ ਲਿਆਉਣ ਵਾਲੋ ਅਤੇ ਛਿੱਲ ਜੁਲਾਬ 
ਲਿਆਉਣ ਵਾਲੀ ਦੌਸੀ ਜਾਂਦੀ ਹੈ। ਜੜ੍ਹ ਬੁਖ਼ਾਰ ਅਤੇ ਪੇਚਿਸ਼ ਦੇ ਇਲਾਜ 'ਚ ਵਰਤੀ 
ਜਾਂਦੀ ਹੈ। ਪਿਛੇ-ਜਿਹੇ ਇਹ ਵੀ ਪਤਾ ਲੌਗਾ ਹੈ ਕਿ ਇਸ ਰੁੱਖ ਦੇ ਸਾਰੇ ਹੀ ਹਿਸੇ, ਸ਼ੌਕਰਰੋਗ 
ਦੇ ਇਲਾਜ ਲਈ ਬਹੁਤ ਲਾਭਕਾਰੀ ਹਨ। 


ਭਾਰਤ ਵਿਚ ਬਹੁਤ ਥੋੜ੍ਹੇ ਰੁੱਖ ਮੋਹੂਏ ਦੇ ਰੁੱਖ ਨਾਲੋ ਵਧੇਰੇ ਉਪਯੋਗੀ ਤੇ ਵਧੇਰੇ ਸ਼ਾਹੀ 


62 ਜਾਣੇ-ਪਛਾਣੇ ਰੁੱਖ 


ਸ਼ਾਨ ਵਾਲੇ ਹਨ। ਜਿਨ੍ਹਾਂ ਦੇ ਗੁਆਂਢ ਵਿਚ ਇਹ ਰੁਖ ਉਗਦਾ ਹੈ, ਉਨ੍ਹਾਂ ਲਾਈ ਇਸ ਦਾ 
ਹਰ ਇਕ ਹਿੱਸਾ ਹੀ ਕੋਈ ਨਾ ਕੋਈ ਕੀਮਤੀ ਵਸਤੂ ਦਿੰਦਾ ਹੈ। ਵੋਖ-ਵੇਖ ਭਾਰਤੀ ਭਾਸ਼ਾਵਾਂ 
ਵਿਚ ਇਹ ਰੁੱਖ 'ਮਾਹੁਵਾ, ਜਾਂ 'ਮੌਹੂਆ' (ਬੰਗਾਲ, ਬੰਬਈ ਅਤੇ ਮੋਧ ਪ੍ਰਦੇਸ਼ ਆਦਿ),'ਮਰੂਦਾ 
(ਗੁਜਰਾਤ), ਇੱਲੀਪੀ (ਤਾਮਿਲ), ਇੰਪੀ (ਤੈਲਗੂ),. 'ਮਧੂਕਾ' (ਸੰਸਕ੍ਰਿਤ) ਦੇ ਨਾਵਾਂ ਨਾਲ 
ਪ੍ਰਸਿੱਧ ਹੈ। ਵਿਗਿਆਨਕ ਤੌਰ 'ਤੇ, ਕੁੱਝ ਵਧੇਰੇ ਪੁਰਾਣੀਆਂ ਪੁਸਤਕਾਂ ਵਿਚ ਇਹ ਰੁਖ 
'ਬੈਸੀਆ ਲੈਟੀਫ਼ੋਲੀਆ ਰੌਕਸਬ' ਹੇਠ ਦਿੱਤਾ ਗਿਆ ਹੈ। ਆਧੁਨਿਕ ਕਿਤਾਬਾਂ ਵਿੱਚ ਇਹ 
ਨਾਂ ਬਦਲ ਕੇ 'ਮਧੂਕਾ ਇੰਡੀਕਾ' ਕਰ ਦਿੱਤਾ ਗਿਆ ਹੈ। 'ਬੈਸੀਆ' ਨਾਂ ਦੀ ਵਰਤੋਂ ਪਹਿਲਾਂ 
ਐਲੀਓਨੀ (1766) ਵਲੋਂ' 'ਚੇਨੋਪੋਡੀਆਸੀ` ਕੁਲ ਦੇ ਇੱਕ ਛੋਟੇ-ਜਿਹੇ ਪੋਦੇ ਲਈ ਕੀਤੀ 
ਗਈ ਸੀ ਅਤੇ ਨਤੀਜੇ ਦੇ ਤੌਰ 'ਤੇ ਇਸ ਦੀ ਵਰਤੋਂ ਸਾਡੇ ਰੌਖ ਲਈ ਕੀਤੀ ਜਾਣੀ ਚਾਹੀਦੀ 
ਸੀ। ਪੋਦਿਆਂ ਦੇ ਨਾਮਕਰਣ 'ਚ ਇੰਕ ਬੁਨਿਆਦੀ ਨੌਮ ਹੈ. ਹਰ ਇੰਕ ਪੋਦੇ ਲਈ ਇੰਕ 
ਨਾਂ ਅਤੇ ਹਰ ਨਾਂ ਲਈ ਸਿਰਫ਼ ਇੰਕ ਪੋਦਾ। 


੪੫ 


ਵੰਡ 

ਇਸ ਰੁਖ ਦਾ ਮੂਲ ਸਥਾਨ ਮੌਧ ਭਾਰਤ, ਗੁਜਰਾਤ ਅਤੇ ਪੋਛਮੀ ਘਾਟ ਦੇ ਨਾਲ-ਨਾਲ 
ਪੁਰਬ ਵਲ ਨੂੰ ਛੋਟਾ ਨਾਗਪੁਰ ਤੌਕ ਹੈ। ਇਹ ਬੰਗਾਲ ਵਿਚ ਆਮ ਨਹੀਂ ਹੁੰਦਾ ਅਤੇ ਨਾ 
ਹੀ ਮਦਰਾਸ ਵਿੱਚ । ਸਾਰੇ ਟਾਪੁਹਾਰ ਭਾਰਤ ਵਿਚ ਇਹ ਆਮ ਉਗਾਇਆ ਜਾਂਦਾ ਹੈ। 


ਵਰਣਨ 


ਇਹ ਇੰਕ ਵੱਡਾ ਸਾਰਾ ਪੋਤਝੜੀ ਰੁਖ ਹੈ. ਜੋ ਵੀਹ ਮੀਟਰ ਤੌਕ ਉੱਚਾ ਚਲਿਆ ਜਾਂਦਾ 
ਹੈ। ਇਸ ਦਾ ਛਤਰ ਬਹੁਤ ਫੈਲਰਵਾਂ ਹੁੰਦਾ ਹੈ । ਪੌਤੇ ਸ਼ਾਖ਼ਾਂ ਦੇ ਸਿਰਿਆਂ ਦੇ ਨੇੜੇ ਵਧੇ 
ਰੇ ਹੁੰਦੇ ਹਨ। ਹਰੇਕ ਪਤਾ 7-2083-7 ਸੈਂਟੀਮੀਟਰ ਆਕਾਰ ਦਾ ਅਤੇ ਆਂਡੇ ਦੀ ਸ਼ਕਲ 
ਦਾ ਹੁੰਦਾ ਹੈ, ਛੋਟਾ ਹੋਣ ਵੇਲੋ ਥੋੜ੍ਹਾ-ਥੋੜ੍ਹਾ ਰੋਮਦਾਰ ਹੁੰਦਾ ਹੈ, ਪਰ ਅਖ਼ੀਰ 'ਤੇ ਰੋਮ-ਰਹਿਤ 
ਹੋ ਜਾਂਦਾ ਹੈ। ਫੋਲ, ਸ਼ਖ਼ਾਂ ਦੇ ਸਿਰਿਆਂ ਦੇ ਨੌੜੇ, ਸੰਘਣੇ-ਭਰਵੇਂ ਗੁੱਛਿਆਂ ਵਿਚ ਲੌਗਦੇ 
ਹਨ, ਆਮ ਤੌਰ 'ਤੇ ਉਦੋਂ, ਜਦ ਰੌਖ ਪੌਤਰ-ਹੀਣ ਹੁੰਦਾ ਹੈ। ਫੁੱਲ ਡੰਡੀਦਾਰ, ਹੇਠਲੋ ਪਾਸੇ 
ਨੂੰ ਲਮਕਦੇ, ਜ਼ੰਗਾਲ ਰੰਗੇ, ਵਾਲਦਾਰ ਹੁੰਦੇ ਹਨ। ਦਲ-ਪੁੰਜ ਲੌਂਗਭਗ 1.5 ਸੈਂਟੀਮੀਟਰ 
ਲੰਮਾ ਅਤੇ ਮੁੱਢ ਦੇ ਨੌੜੇ ਤੌਕ ਵੰਡਿਆ ਹੋਇਆ ਹੁੰਦਾ ਹੈ, ਉਸਦੇ ਆਮ ਤੌਰ 'ਤੇ ਚਾਰ 
ਖੇਡ ਹੁੰਦੇ ਹਨ। ਬਾਹਰਲਾ ਦਲ-ਪੁੌਜ ਮਲਾਈ-ਰੰਗਾ ਹੁੰਦਾ ਹੈ, ਲੌਂਗਭਗ 2.5-3 
ਸੈਂਟੀਮੀਟਰ ਆਕਾਰ ਦਾ, ਨਰਮ ਗੁੱਂਦੇਦਾਰ। ਦਲ-ਪੌਜ ਦੀਆਂ ਲੌਂਗਭਗ 8-10 ਪੇਪਣੀਆਂ 
ਹੁੰਦੀਆਂ ਹਨ। ਬੂਰ-ਕੇਸਰ ਤਕਰੀਬਨ 25 ਹੁੰਦੇ ਹਨ । ਅੰਡ-ਕੋਸ਼ ਲੂੰਦਾਰ ਹੁੰਦਾ ਹੈ, ਜੋ 
2.5 ਸੈਂਟੀਮੀਟਰ ਜਾਂ ਉਸ ਤੋਂ ਲੰਮੇ ਵਧਾਅ ਨੂੰ ਟੇਕ ਦਿੰਦਾ ਹੈ। ਫੌਲ ਗੁੱਦੇਦਾਰ, ਲੂੰਆਂ 
ਵਾਲਾ 3-5 ਸੈਂਟੀਮੀਟਰ ਲੰਮਾ ਹੁੰਦਾ ਹੈ, ਆਂਡੇ ਦੀ ਸ਼ਕਲ ਦਾ. ਪਹਿਲਾਂ ਹਰਾ ਹੁੰਦਾ ਹੈ, 
ਅਖ਼ੀਰ 'ਚ ਲਾਲ ਜਿਹਾ ਜ਼ਰਦ ਜਾਂ ਸੰਗਤਰੀ ਹੋ ਜਾਂਦਾ ਹੈ। ਉਸ ਵਿੱਚ 1-4 ਬੀਅ ਹੁੰਦੇ 
ਹਨ। 


ਵਰਤੋ 
ਇਸ ਰੌਂਖ ਦੀ ਲੌਕੜੀ ਪੌਕੀ ਅਤੇ ਚੰਗੀ ਹੁੰਦੀ ਹੈ, ਪਰ ਉਹ ਭਾਰਤ ਵਿੱਚ ਘੋਟ ਹੀ ਵਰਤੀ 





ਚਿੰਤਰ 70. ਮੱਰੂਆ (ਮਧੂਕਾ ਟਿੰਡੀਕਾ ਜਮਿਲ) 


64 ਜਾਣੇ-ਪਛਾਣੇ ਰੁੱਖ 


ਜਾਂਦੀ ਹੈ, ਕਿਉਂਕਿ ਇਸ ਰੁੱਖ ਦੇ ਹੋਰ ਉਤਪਾਦਨ ਕਿਤੇ ਵਧੇਰੇ ਕੀਮਤੀ ਹੌਦੇ ਹਨ। ਫੌਲ 
ਕੋਚੇ ਹੀ ਜਾਂ ਪਕਾ ਕੇ ਖਾਧੇ ਜਾਂਦੇ ਹਨ. ਜਾਂ ਫਿਰ ਕੋਕ ਬਣਾਉਣ ਲਈ ਵਰਤੇ ਜਾਂਦੇ ਹਨ। 
ਸੋਕੇ ਫੁੱਲਾਂ ਨੂੰ ਪਾਣੀ ਵਿਚ ਚੰਗੀ ਤਰ੍ਹਾਂ ਭਿਉ' ਕੇ ਰੌਖਣ ਅਤੇ ਉਹਨਾਂ ਦਾ ਖ਼ਮੀਰ ਉੱਠ 
ਜਾਣ 'ਤੇ, ਕਸ਼ੀਦ ਕਰਨ ਉੱਤੇ ਇੰਕ ਸਪਿਰਟ ਬਣਦੀ ਹੈ, ਜੋ ਸਾਡੇ ਦੇਸ਼ ਵਿਚ ਕਈ ਕੰਮ 
ਆਉਂਦੀ ਹੈ। ਭਾਵੇਂ ਫੁਲਾਂ ਵਿੱਚ ਇੰਕ ਅਸੁਖਾਵੀਂ ਜਿਹੀ ਗੈਧ ਹੰਦੀ ਹੈ, ਜੋ ਕਸ਼ੀਦ ਕਰਨ 
ਤੋਂ ਬਾਅਦ ਵੀ, ਸਪਿਰਟ ਵਿਚ ਚਲੀ ਜਾਂਦੀ ਹੈ ਅਤੇ ਇਸ ਤਰ੍ਹਾਂ ਬਣਾਈ ਗਈ ਸਪਿੰਰਟ 
ਦੀ ਵਰਤੋ' ਵੀ ਕਿਸੇ ਹਦ ਤੌਕ ਸੀਮਿਤ ਹੋ ਕੋ ਰਹਿ ਜਾਂਦੀ ਹੈ। ਪਰ ਗਿੱਦੜ, ਸੂਰ ਤੇ 
ਹਿਰਨ ਆਦਿ ਜੰਗਲੀ ਜਾਨਵਰ, ਮੋਹੂਏ ਦੇ ਫੁਲਾਂ ਦੇ ਬਹੁਤ ਸ਼ੌਕੀਨ ਹਨ। ਚਿੰਛ ਤਾਂ 
ਖ਼ਾਸ ਤੌਰ 'ਤੇ ਇਹ ਫੋਲ ਬੜੇ ਹੀ ਚਾਅ ਨਾਲ ਖਾਂਦੇ ਹਨ। ਇਸ ਗੋਲ ਦਾ ਰਿਕਾਰਡ 
ਵੀ ਮਿਲਦਾ ਹੈ ਕਿ ਰਿੰਛ ਏਨੀ ਜ਼ਿਆਦਾ ਮਾਤਰਾ ਵਿਚ. ਮੌਹੂਏ ਦੇ ਫੁਲ ਖਾ ਜਾਂਦੇ ਹਨ. 
ਜਿਹਨਾਂ ਦਾ ਕਿ ਉਹਨਾਂ ਦੇ ਢਿੱਡ ਵਿਚ ਖ਼ਮੀਰ ਉੱਠਣ ਲੌਗ ਪੈਂਦਾ ਹੈ। ਨਤੀਜਾ ਇਹ 
ਹੁੰਦਾ ਹੈ ਕਿ ਵਿਚਾਰੇ ਰਿੱਛ ਪੂਰੀ ਤਰ੍ਹਾਂ ਨਸ਼ਈ ਹੋ ਜਾਂਦੇ ਹਨ । ਜਿਹਨਾਂ ਲੋਕਾਂ ਨੇ ਰਿੰਛਾਂ 
ਨੂੰ ਨਸੇ ਦੀ ਅਜਿਹੀ ਹਾਲਤ ਵਿੱਚ ਦੇਖਿਆ ਹੈ, ਉਹਨਾਂ ਦਾ ਕਹਿਣਾ ਹੈ ਕਿ ਰਿੱਛਾਂ ਦਾ 
ਵਤੀਰਾ ਇੰਨ-ਬਿੰਨ ਸ਼ਰਾਬੀਆਂ ਵਰਗਾ ਹੀ ਹੁੰਦਾ ਹੈ। ਫਲ ਅਤੇ ਉਸ ਦੇ ਸਾਰੇ ਜਿੱਸੇ 
ਆਰਥਿਕ ਵਰਤੋ' ਵਿੱਚ ਆਉਂਦੇ ਹਨ। ਫਲ ਦੇ ਬਾਹਰਲੇ ਗੁਂਦੇਦਾਰ ਹਿੱਸੇ. ਸਾਡੇ ਕੁੱਝ 
ਪਹਾੜੀ ਕਬੀਲਿਆਂ ਵਲੋਂ, ਖ਼ਾਸ ਤੋਰ 'ਤੇ ਪੌਛਮੀ ਭਾਰਤ ਵਿਚ. ਖਾਣ ਦੀ ਵਸਤੂ ਵਜੋਂ 
ਵੀ ਵਰਤੇ ਜਾਂਦੇ ਹਨ। ਬੀਜਾਂ 'ਚੋਂ ਇੰਕ ਤੇਲ ਕੌਂਢਿਆ ਜਾਂਦਾ ਹੈ, ਜੋ ਜਲਾ ਕੇ ਰੋਸ਼ਨੀ 
ਕਰਨ ਲਈ ਵਰਤਿਆ ਜਾਂਦਾ ਹੈ। ਮੌਧ ਭਾਰਤ ਦੇ ਕੁੱਝ ਕਬੀਲੇ, ਇਸ ਤੇਲ ਨੂੰ ਖਾਣ 
ਲਈ ਵੀ ਇਸਤੇਮਾਲ ਕਰਦੇ ਹਨ। ਕਈ ਵਾਰ ਇਹ ਤੇਲ. ਘਿਉ ਵਿਚ ਮਿਲਾਵਟ ਕਰਨ 
ਲਈ ਵੀ ਵਰਤਿਆ ਜਾਂਦਾ ਹੈ। ਮੋਹੂਏ ਦੇ ਬੀਜਾਂ ਤੋਂ ਤਿਆਰ ਕੀਤਾ ਤੋਲ, ਵਿਸ਼ਾਲ ਪੈਮਾਨੇ 
'ਤੇ ਸਾਬਣ ਬਣਾਉਣ ਲਈ ਵਰਤਿਆ ਜਾਂਦਾ ਹੈ। ਹਾਲ ਹੀ ਦੇ ਵਰ੍ਹਿਆਂ ਵਿੱਚ, ਭਾਰਤ 
ਦੀਆਂ ਸਾਬਣ ਤਿਆਰ ਕਰਨ ਵਾਲੀਆਂ ਕੁੱਝ ਫ਼ਰਮਾਂ ਨੇ, ਮੋਹੂਏ ਦੇ ਤੇਲ ਨੂੰ ਕੌਚੇ ਮਾਲ 
ਵਜੋਂ ਵਰਤਣਾ ਸ਼ੁਰੂ ਕਰ ਦਿੱਤਾ ਹੈ। 

ਮੌਧ ਅਤੇ ਪੌਛਮੀ ਭਾਰਤ ਦੇ ਗੋਂਡ ਕਬੀਲੇ ਅਤੇ ਹੋਰ ਕਬੀਲਿਆਂ ਦੇ ਲੋਕਾਂ ਲਈ, 
ਮੌਹੂਏ ਦਾ ਰੁੱਖ ਭੋਜਨ ਦਾ ਇੰਕ ਮਹੌਤਵਪੁਰਨ ਵਸੀਲਾ ਹੈ। ਇਹ ਰੋਂਖ ਖ਼ਾਸ ਕਰਕੇ ਇਸ 
ਲਈ ਵੀ ਅਹਿਮ ਹੈ ਕਿ ਇਸ ਨੂੰ ਫੁਲ ਅਤੇ ਫਲ ਗਰਮੀ ਦੇ ਮੌਸਮ ਵਿੱਚ ਲੱਗਦੇ ਹਨ, 
ਜਦ ਕਿ ਚੌਲਾਂ ਦਾ ਭੰਡਾਰ ਬਹੁਤ ਘੌਟ ਹੁੰਦਾ ਹੈ। ਇਸ ਗੌਲ ਦੀ ਰਿਪੋਰਟ ਵੀ ਮਿਲੀ 
ਹੈ ਕਿ ਮਰਾਠਾ ਹਕੂਮਤ ਦੇ ਅਧੀਨ, ਦੇਸ਼ ਦੇ ਪਰਬਤੀ ਇਲਾਕਿਆਂ ਵਿਚ ਮੌਹੂਏ ਦੇ ਰੌਂਖ 
ਕੋਟਣ ਦਾ ਰਿਵਾਜ ਆਮ ਸੀ, ਤਾਂ ਜੋ ਗ਼ੈਰ ਕਾਨੂੰਨੀ ਪਹਾੜੀ ਕਬੀਲਿਆਂ ਨੂੰ ਭੁੱਖੇ ਮਾਰ 
ਕੇ, ਉਹਨਾਂ ਦੀ ਗਿਣਤੀ ਘੋਟ ਕੀਤੀ ਜਾ ਸਕੇ। ਪਛਮੀ ਭਾਰਤ ਵਿਚ, ਹਾਲ ਹੀ ਦੇ ਕੁੱਝ 
ਵਰ੍ਹਿਆਂ ਦੇ ਦੌਰਾਨ ਮੋਹੂਏ ਦੇ ਬਹੁਤ ਸਾਰੇ ਰੁੱਖ ਸਰਕਾਰੀ ਹੁਕਮਾਂ ਹੇਠ ਕੋਟ ਦਿੱਤੇ ਗਏ 
ਹਨ, ਤਾਂ ਜੋ ਸਥਾਨਿਕ ਲੋਕਾਂ ਨੂੰ ਨਾਜਾਇਜ਼ ਸ਼ਰਾਬ ਬਣਾਉਣ ਤੋ' ਰੋਕਿਆ ਜਾ ਸਕੇ। ਇਹ 
ਗੌਲ ਬੜੇ ਅਫ਼ਸੋਸ ਦੀ ਹੈ, ਕਿਉਂਕਿ ਇਹ ਰੋਖ ਭੋਜਨ ਅਤੇ ਇਮਾਜਤੀ ਲੌਂਕੜੀ ਦਾ 
ਵੱਡਮੁੱਲਾ ਵਸੀਲਾ ਹੈ ਅਤੇ ਇਹ ਹਲਕੀਆਂ ਜ਼ਮੀਨਾਂ ਵਿੱਚ ਵੀ ਥੋੜ੍ਹੀ ਜਿਹੀ ਸੰਭਾਲ ਨਾਲ, 
ਜਾਂ ਸੰਭਾਲ ਤੋ' ਬਗੈਰ ਹੀ ਹੋ ਜਾਂਦਾ ਹੈ। ਮਹੂਂਏ ਦੇ ਰੁੱਖਾਂ ਦੀ ਕਟਾਈ ਨੇ, ਸਾਡੇ ਲੋਕਾਂ 
ਨੂੰ ਸ਼ਰਾਬ ਬੰਦੀ ਨਹੀਂ ਸਿਖਾਈ। 


23 ਅਬ 
(ਕੁਲ : ਐਨਾਕਾਰਡੀਏਸੀ) 


ਭਾਰਤੀ ਰੁੱਖਾਂ ਬਾਰੇ ਕੋਈ ਵੀ ਕਿਤਾਬ ਮੁਕੰਮਲ ਨਹੀਂ ਹੋਵੇਗੀ. ਜੇ ਐਬ ਦੇ ਰੁੱਖ ਨੂੰ ਛੱਡ 
ਦਿੱਤਾ ਜਾਵੇ। ਟਿਹ ਠੀਕ ਹੈ ਕਿ ਸਾਧਾਰਨ ਤੌਰ 'ਤੇ. ਇਹ ਰੁੱਖ ਸਾਡੇ ਕਸਬਿਆਂ ਅਤੇ 
ਕਦੇ-ਕਦੇ ਇਹ ਸੜਕ-ਕਿਨਾਰੇ ਦੇ ਰੁੱਖ ਵਜੋਂ ਉਗਾ ਲਿਆ ਜਾਂਦਾ ਹੈ ਅਤੇ ਟਿਹ ਗੌਲ 
ਕਾਫ਼ੀ ਹੈ। ਸਾਡੇ ਬਹੁਤ ਸਾਰੇ ਪਿੰਡਾਂ ਵਿਚ, ਹੁਣ ਬੋਹੜ ਦੇ ਰੋਖ ਦੀ ਥਾਂ 'ਤੇ. ਅੰਝ ਦਾ ਰੁੱਖ, 
ਲੋਕਾ ਦੇ ਮਿਲਣ ਦਾ ਸਥਾਨ ਬਣਦਾ ਜਾ ਰਿਹਾ ਹੈ. ਜਿੱਥੇ ਕਿ ਸਾਡੇ ਸਮਾਜਿਕ ਜੀਵਨ 
ਦੀਆ ਜ਼ਿਆਦਾਤਰ ਸਰਗਰਮੀਆਂ ਸਿਰੇ ਚੜ੍ਹਦੀਆਂ ਹਨ ਅਤੇ ਲੌਕ ਆਪੋ-ਵਿਚ ਗੌਂ੫- 
ਸ਼ੋਪ ਮਾਰਦੇ ਹਨ। 

ਅੰਬ ਦਾ ਰੌਖ ਉੱਤਰ ਵਿੱਚ ਹਿਮਾਲਾ ਪਰਬਤ ਦੀਆਂ ਨੀਵੀਆਂ ਢਲਾਨਾਂ ਤੋਂ 
ਲੈ ਕੇ, ਧੁਰ ਦੇਖਣ ਵਿੱਚ. ਕੰਨਿਆ ਕੁਮਾਰੀ ਤੋਕ, ਸਾਵੇ ਹੀ ਟਾਪੁਹਾਰ ਭਾਰਤ ਵਿੱਚ 
ਜੰਗਲੀ ਰੂਪ ਵਿਚ ਅਤੇ ਖੇਤੀ ਅਧੀਨ ਪਾਇਆ ਜਾਂਦ' ਹੈ। ਭਾਰਤ ਦੇ ਸਾਹਿਤ ਅਤੇ 
ਮੁਰਤੀ ਕਲਾ ਵਿਚ ਆਏ ਹਵਾਲਿਆਂ ਨੂੰ ਵੇਖਦਿਆਂ, ਇਹ ਅਨੁਮਾਨ ਸਹਿਜੇ ਹੀ ਲਾਇਆ 
ਜਾ ਸਕਦਾ ਹੈ ਕਿ ਇਸ ਰੁੱਖ ਦੀ ਕਾਸ਼ਤ. ਸਾਡੇ ਦੇਸ਼ ਵਿਚ. ਹਜ਼ਾਰਾਂ ਹੀ ਵਰ੍ਹਿਆਂ ਤੋਂ ਹੁੰਦੀ 
ਚਲੀ ਆ ਰਹੀ ਹੈ। ਮਾਹਿਰਾਂ ਵਿਚ, ਇਸ ਰੁੱਖ ਦੇ ਮੂਲ-ਘਰ ਬਾਰੇ. ਹਾਲੇ ਤੌਕ ਵੀ ਵਾਦ- 
ਵਿਵਾਦ ਹੈ. ਭਾਵੇਂ ਕਿ ਉਹ ਆਮ ਤੌਰ 'ਤੇ ਇਸ ਗੌਲ 'ਤੇ ਸਹਿਮਤ ਹਨ ਕਿ ਅੰਬ ਦਾ 
ਰੁਖ ਦੌਖਣੀ ਏਸ਼ੀਆ ਜਾਂ ਦੌਖਣ-ਪੁਰਬੀ ਏਸ਼ੀਆ ਅਤੇ ਮਲਾਇਆ ਤੋਂ ਆਇਆ ਹੈ। 
ਇਸ ਵੇਲੋਂ ਆਸਾਮ-ਬਰਮ੍ਹਾ ਦੇ ਸ਼ਿੰਤੇ ਨੂੰ, ਅੰਬ ਦੇ ਰੁਖ ਦਾ, ਸੰਭਵ ਤੋਰ 'ਤੇ, ਮੂਲ-ਘਰ 
ਮੰਨਿਆ ਜਾਂਦਾ ਹੈ। 
ਨਾਂ 
18ਵੀ ਸਦੀ ਵਿਚ ਲਿੰਨ ਨੇ ਇਸ ਰੁੱਖ ਨੂੰ 'ਮੈਂਜੀਫ਼ੈਰਾ ਇੰਡੀਕਾ' ਦਾ ਵਿਗਿਆਨਕ ਨਾਂ 
ਦਿਤਾ ਸੀ, ਜਿਸ ਦਾ ਅਰਥ ਹੈ -- “ਭਾਰਤੀ ਐਬ-ਉਪਜਾਊ ਰੁੱਖ " ਅੰਗਰੇਜ਼ੀ ਅਤੇ ਹੋਰ 
ਯੂਰਪੀ ਭਾਸ਼ਾਵਾਂ ਵਿੱਚ. ਇਹ ਰੁੱਖ 'ਮੈਂਗੋ ਟੀ' ਵਜੋਂ ਪ੍ਰਸਿੰਧ ਹੈ। ਸਫ਼ ਜ਼ਾਹਿਰ ਹੈ ਕਿ ਇਸ 
ਨਾਂ ਦਾ ਨਿਕਾਸ ਮਲਾਇਆਈ ਮੈਂਗਾ ਜਾਂ ਤਾਮਿਲ 'ਮਾਂਗਾ' ਤੋਂ ਪੁਰਤਗਾਲੀ ਭਾਸ਼ਾ ਰਾਹੀਂ 
ਹੋਇਆ। ਸੰਸਕ੍ਰਿਤ ਸਾਹਿਤ ਵਿਚ ਇਹ ਰੁਖ ਕਈ ਨਾਵਾਂ ਨਾਲ ਪ੍ਰਸਿੱਧ ਰਿਹਾ ਹੈ, 
ਜਿਵੇ ਕਿ 'ਅਮਰਾ” 'ਚੂਟਾ ਰਸਲਾ' ਇਤਿਆਦਿ। ਕਈ ਉਤਰੀ ਭਾਰਤੀ ਭਾਸ਼ਾਵਾਂ ਵਿੱਚ 
ਰੁੱਖ ਆਮ, ਅੰਬ, ਅੰਬਾ ਆਦਿ ਦੇ ਨਾਵਾਂ ਨਾਲ ਪ੍ਰਸਿੱਧ ਹੈ। 





ਚਿੱਤਰ 71. ਅੰਬ (ਮੈਂਜੀਫ਼ੈਰਾ ਇੰਡੀਕਾ ਲਿੰਨ) 


ਅੰਬ 67 


ਵਰਤੋਂ 
ਭਾਰਤੀ ਸਾਹਿਤ ਵਿੱਚ ਮੁਸ਼ਕਿਲ ਨਾਲ ਹੀ ਕੋਈ ਰੋਂਖ ਹੋਵੇਗਾ, ਜਿਸਨੂੰ ਅੰਬ ਦੇ ਰੁਖ ਨਾਲੋਂ 
ਵਧੇਰੇ ਪ੍ਰਸਿੱਧੀ ਤੇ ਇਜ਼ਤ ਹਾਸਿਲ ਹੋਵੇ । ਇਸ ਵਲ 'ਇੱਛਾਪੂਰਤੀ ਰੁੱਖ' ਵਜੋਂ ਸੰਕੇਤ ਕੀਤਾ 
ਗਿਆ ਹੈ। ਇਸ ਦਾ ਨਾਂ ਮਨੁੱਖਾਂ ਜਾਂ ਵਸਤੂਆਂ ਲਈ ਪ੍ਰੌਮ-ਭਾਵ ਤੇ ਭਗਤੀ ਦੇ ਪ੍ਰਤੀਕ 
ਵਜੋ' ਵਰਤਿਆ ਜਾਂਦਾ ਰਿਹਾ ਹੈ। ਕਾਲੀਦਾਸ ਅਤੇ ਹੋਰ ਕਵੀਆਂ ਨੇ ਇਸਦੇ ਫੁੱਲਾਂ ਦਾ 
ਜ਼ਿਕਰ ਪ੍ਰੋਮ ਦੇ ਦੇਵਤਾ, ਮਨਮਥ ਦੇ ਤੀਰਾਂ-ਨੋਜ਼ਿਆਂ ਵਜੋਂ ਕੀਤਾ ਹੈ। ਭਾਰਤੀ ਸਾਹਿਤ 
ਅਤੇ ਮੂਰਤੀ ਕਲਾ ਵਿਚ ਵੀ ਇਸ ਦੀ ਸ਼ਾਨਦਾਰ ਪੇਸ਼ਕਾਰੀ ਹੋਈ ਹੈ। ਇਥੇ ਕੇਵਲ 150 
ਪੁਰਵ ਈਸਵੀ ਦੇ ਸਾਂਚੀ ਦੇ ਸਤੂਪਾਂ ਦਾ ਹਵਾਲਾ ਦੇਣਾ ਹੀ ਕਾਫ਼ੀ ਹੈ. ਜੋ ਕਿ ਵਧੇਰੇ ਉੱਪੀ- 
ਉੱਘੜਵੀ' ਭਵਨ ਉਸਾਰੀ ਕਲਾ ਦੇ ਵੌਖ-ਵੌਖ ਵਰਗਾਂ ਵਿੱਚ. ਇਸ ਰੌਖ ਅਤੇ ਉਸਦੇ 
ਫਲ ਨੂੰ ਦਰਸਾਉਂਦੇ ਹਨ। 

ਭਾਰਤ ਵਿੱਚ ਅੰਬ ਨੂੰ ਠੀਕ ਹੀ. ਫਲਾਂ ਦਾ ਰਾਜਾ ਸਮਝਿਆ ਜਾਂਦਾ ਹੈ। ਇਸ 
ਵੋਲੋ ਦੇਸ਼ ਭਰ ਵਿੱਚ ਅੰਬ ਦੀਆਂ ਬੇਸ਼ੁਮਾਰ ਕਿਸਮਾਂ ਉਗਾਈਆਂ ਜਾਂਦੀਆਂ ਹਨ। ਉਹਨਾਂ 
ਵਿਚੋਂ' ਕੁਂਝ ਤਾਂ ਅਜਿਹੀਆਂ ਹਨ, ਜਿਹਨਾਂ ਦਾ ਰਸ 'ਢੂਸਿਆ` ਜਾਂਦਾ ਹੈ, ਜੋ ਕਿ ਫਲ ਨੂੰ 
ਘੁਟਣ 'ਤੇ ਬਾਹਰ ਨਿਕਲਦਾ ਹੈ। ਇਹਨਾਂ ਕਿਸਮਾਂ ਦੇ ਅੰਬਾਂ ਵਿਚ ਰੇਸ਼ੇ ਜ਼ਿਆਦਾ ਹੁੰਦੇ 
ਦੀਆਂ ਫਾੜੀਆਂ ਕੋਟ ਕੇ, ਆਚਾਰ ਪਾਇਆ ਜਾਂਦਾ ਹੈ। ਇਸ ਕੌਮ ਲਈ ਗੁੱਦਾ ਅਤੇ ਰਿਟ੍ਰਕਾਂ 
ਦੋਵੇਂ ਹੀ ਵਰਤੀਆਂ ਜਾਂਦੀਆਂ ਹਨ। ਭਾਰਤ ਦੀਆਂ ਬਹੁਤ ਵਧੀਆ ਚਟਨੀਆਂ 'ਚੋਂ ਇੱਕ 
ਪੌਕੇ ਅੰਬਾਂ ਤੋਂ ਤਿਆਰ ਕੀਤੀ ਜਾਂਦੀ ਹੈ। ਪਿਛਲੇ ਕੁਝ ਸਮੇਂ ਤੋਂ. ਫਲਾਂ ਨੂੰ ਡੱਬਾ-ਬੰਦ ਕਰਨ 
ਵਾਲੀ ਸਨਅਤ ਨੇ ਅੰਬ ਨੂੰ ਵੀ ਵਰਤੋ' ਵਿਚ ਲਿਆਉਣਾ ਸ਼ੁਫੂ ਕੀਤਾ ਹੈ। ਇਸ ਤਰ੍ਹਾਂ 
ਹੁਣ ਡੌਬਾ-ਬੰਦ ਅੰਬ ਤੇ ਉਸਦੀਆਂ ਵਸਤਾਂ ਸਾਰਾ ਸਾਲ ਹੀ. ਸੋਖ ਨਾਲ ਮਿਲ ਜਾਂਦੀਆਂ 
ਹਨ। ਥੋੜ੍ਹੇ ਜਿਹੇ ਕੌਂਚੇ ਅੰਬਾਂ ਤੋਂ. ਦੁੱਧ ਅਤੇ ਚੀਨੀ ਪਾ ਕੋ ਪੀਣ ਵਾਲਾ ਇਕ ਬਹੁਤ ਹੀ 
ਸੁਆਦਲਾ ਰਸ ਤਿਆਰ ਕੀਤਾ ਜਾਂਦਾ ਹੈ। ਠੀਕ ਤਰ੍ਹਾਂ ਠੰਡਾ ਕਰਨ 'ਤੇ ਇਹ ਗਰਮੀ 
ਦੇ ਮੌਸਮ ਵਿੱਚ ਬਹੁਤ ਹੀ ਹਰਮਨ-ਪਿਆਰਾ ਹੁੰਦਾ ਹੈ। ਹਾਲ ਹੀ ਦੇ ਵਰ੍ਹਿਆਂ 'ਚ. ਠੰਡਿਆਏ 
ਪਾਣੀ ਦੀ ਸਨਅਤ ਨੇ. ਬਜ਼ਾਰ ਵਿੱਚ, ਅੰਬ ਦੇ ਕਈ ਪ੍ਰਕਾਰ ਦੇ ਰਸ ਆਦਿ ਲੈ ਆਂਦੇ 
ਹਨ, ਜੋ ਕਿ ਭਾਰਤ ਦੇ ਸੋਭ ਤੋਂ ਵਧੀਆ 'ਸੋਫ਼ਟ ਡਰਿੰਕਸ' ਵਿਚੋਂ ਹਨ। ਇੰਕ ਫਲ ਦੇ 
ਤੌਰ 'ਤੇ. ਪੌਕੇ ਅੰਬ ਬਾਰੇ ਮੈਂ ਭੁਲਾ ਕੀ ਆਖਾਂ ? ਮੈ ਕੇਵਲ ਏਨਾ ਹੀ ਆਖਾਂਗਾ ਕਿ ਇਹ 
ਸਾਡੇ ਲਈ. ਭਾਰਤ ਵਿੱਚ, ਅਸਲੀ 'ਥਿਉਬਰੋਮਾ' ਹੈ, ਜੋ ਇੰਕ ਯੂਨਾਨੀ ਸ਼ਬਦ ਹੈ ਅਤੇ 
ਜਿਸ ਦਾ ਅਰਥ ਹੈ 'ਦੇਵਤਿਆਂ ਦਾ ਭੋਜਨ। ਇਹ ਵਾਕਈ 'ਦੇਵਤਿਆਂ ਦਾ ਭੋਜਨ' ਹੈ। 
ਭਾਰਤ ਵਿੱਚ ਆਉਣ ਵਾਲੇ ਬਦੇਸ਼ੀਆਂ ਨੂੰ ਇਹ ਫਲ ਬਹੁਤ ਹੀ ਸੁਆਦਲਾ ਲੌਂਗਦਾ ਹੈ, 
ਭਾਵੇਂ ਕਿ ਇਸ ਦੇ ਖਾਣ ਵਿੱਚ. ਥੋੜ੍ਹੀ ਔਖ ਪੇਸ਼ ਆਉਂਦੀ ਹੈ। ਇੰਕ ਆਧੁਨਿਕਤਮ ਅੰਗਰੇ 
ਜ਼ੀ ਲੋਖਕ ਨੋ ਇਹ ਸਿਫ਼ਾਰਸ਼ ਕੀਤੀ ਹੈ ਕਿ ਅੰਬ ਖਾਣ ਦਾ ਕੁਝ-ਕੁ ਮਹਿਫ਼ੂਜ਼ ਤਰੀਕਾ 
ਇਹ ਹੈ ਕਿ ਕੌਪੜੋ ਲਾਹ ਕੋ, ਨਹਾਉਣ ਵਾਲੇ ਟੋਂਬ ਵਿਚ ਜਾ ਵੜੋ ਅਤੇ ਤਿਲ੍ਹਕਣ ਵਾਲਾ 
ਫਲ ਆਰਾਮ ਨਾਲ ਖਾਂਦੇ ਜਾਉ । 


ਅੰਬਾ ਦੀਆਂ ਖਾਣ-ਯੋਗ ਕਿਸਮਾਂ ਅਤੇ ਸਾਡੇ ਅੰਬ ਦੇ ਜ਼ਿਆਦਾਤਰ ਜੰਗਲੀ ਰੁੱਖਾਂ ਦਾ 


ਓਹੋ ਜਾਣੋ-ਪਛਾਣੇ ਰੁੱਖ 


ਨਿਕਾਸ “ਮੈਂਜੀਫ਼ੈਰਾ ਇੰਡੀਕਾ' ਤੋਂ ਹੋਇਆ ਹੈ। ਭਾਰਤ ਵਿੱਚ ਐਬ ਦੀਆਂ ਦੋ ਵਿਗਿਆਨਕ 
ਜਾਤੀਆਂ ਹਨ -- ਆਮ ਪ੍ਰਚਲਤ 'ਮੈਂਜੀਫ਼ੈਰਾ ਇੰਡੀਕਾ ਲਿੰਨ' ਅਤੇ ਮੈਂਜੀਫ਼ੈਰਾ 
ਸਿਲਵਾਟਿਕਾ ਰੌਕਸਬ'। ਦੂਸਰੀ ਜਾਤੀ ਉੱਤਰ-ਪੁਰਬੀ ਭਾਰਤ ਵਿਚ ਪਾਈ ਜਾਂਦੀ ਹੈ ਅਤੇ 
ਇਸ ਦਾ ਫਲ ਖਾਣ-ਯੋਗ ਨਹੀਂ ਹੁੰਦਾ । ਐਬ ਦੀ ਵਿਸ਼ਵ-ਵਿਆਪੀ ਵੰਡ ਨੂੰ ਵਿਚਾਰਦਿਆਂ, 
ਬਨੌਂਸਪਤ-ਵਿਗਿਆਨੀਆਂ ਨੇ ਇਸ ਦੀਆਂ ਜਾਤੀਆਂ ਦੀ ਗਿਣਤੀ 32 (ਐਂਗਲਰ ਅਤੇ 
ਪਰਾਨਟਲ - 1897) ਤੋਂ' ਲੈ ਕੋ 41 (ਮੁਕਰਜੀ-1949) ਅਤੇ 65 ਤੌਕ (ਹੁਂਕਰ ਅਤੇ 
ਜੈਕਸਨ - 1895) ਦੌਸੀ ਹੈ। ਜਿੱਥੋਂ ਤੌਕ ਅੰਬ ਦੀਆਂ ਕਿਸਮਾਂ ਦਾ ਸੋਬੰਧ ਹੈ. ਇਹ ਆਖਣਾ 
ਅਸੰਭਵ ਹੈ ਕਿ ਦੁਨੀਆ ਵਿੱਚ ਇਹਨਾਂ ਦੀ ਗਿਣਤੀ ਕਿੰਨੀ ਹੈ। ਉਹਨਾਂ ਵਿਚੋਂ ਕੋਈ 500 
ਕਿਸਮਾਂ ਤਾਂ ਭਾਰਤ ਦੀਆਂ ਹੀ ਵਰਣਨ ਕੀਤੀਆਂ ਗਈਆਂ ਹਨ । ਪਰ ਇੱਕ ਕਿਸਮ ਨੂੰ 
ਦੂਸਰੀ ਕਿਸਮ ਨਾਲੋਂ ਨਿਖੇੜਨਾ ਐਖਾ ਕੰਮ ਹੈ। ਇਸ ਦਾ ਕਾਰਨ ਇਹ ਹੈ ਕਿ ਲੇਖਕਾਂ 
ਅਤੇ ਉਤਪਾਦਕਾਂ ਨੇ, ਆਪਣੀਆਂ ਕਿਸਮਾਂ ਦੇ ਨਾਂ ਰੌਖਣ ਲਈ, ਵੌਖਰੋ-ਵੌਖਰੋ ਮਿਆਰਾਂ 
ਦੀ ਵਰਤੋਂ ਕੀਤੀ ਹੈ ਅਤੇ ਇਸ ਤੋਂ ਇਲਾਵਾ ਉਤਪਾਦਕਾਂ ਨੇ ਆਪਣੇ ਅੰਬਾਂ ਲਈ ਅਕਸਰ 
ਦੇਸ਼ ਦੇ ਹੋਰ ਹਿੰਸਿਆਂ ਦੀਆਂ ਬਹੁਤ ਹੀ ਪ੍ਰਸਿੱਧ ਕਿਸਮਾਂ ਦੇ ਨਾਂ ਅਪਣਾ ਲਏ ਹਨ, ਜਿਹਨਾਂ 
ਨਾਲ ਕਿ ਉਹਨਾਂ ਦੀਆਂ ਆਪਣੀਆਂ ਕਿਸਮਾਂ ਦਾ ਉੱਕਾ ਹੀ ਕੋਈ ਸੰਬੰਧ ਨਹੀਂ ਹੁੰਦਾ 
ਜਾਂ ਬਹੁਤ ਘੋਟ ਸੰਬੰਧ ਹੁੰਦਾ ਹੈ। 

ਬੈਬਈ ਦਾ 'ਅਫ਼ੂਜ਼' ਜਾਂ ਅਲਫੈਨਸੋ, ਦੇਸ਼ ਵਿੱਚ ਸੋਭ ਤੋਂ ਵਧੀਆ ਅੰਬਾਂ 'ਚ, ਬਹੁਤ ਉਚਾ 
ਸਥਾਨ ਰੌਖਦਾ ਹੈ। ਜੋ ਮੌਡੀ-ਕੀਮਤਾਂ ਨੂੰ ਕੁਆਲਿਟੀ ਦਾ ਸੰਕੇਤ ਮੈਨ ਲਿਆ ਜਾਵੇ, ਤਾਂ 
'ਅਫ਼ੂਜ਼' ਜੋ ਚਾਲੀ ਰੁਪਏ ਫ਼ੀ ਦਰਜਨ ਵਿਕਦਾ ਹੈ, ਤਾਂ ਇਹ ਵਾਕਈ ਹੀ ਬਹੁਤ ਵਧੀਆ 
ਹੋਵੇਗਾ। ਅਪ੍ਰੈਲ-ਮਈ, 1990 ਵਿੱਚ ਇਹ ਅੰਬ ਬੰਬਈ ਵਿੱਚ ਔਸੀ ਰੁਪਏ ਫ਼ੀ ਦਰਜਨ 
ਤੋ ਉੱਪਰ ਵਿਕਿਆ ਸੀ। ਮੋਟੇ ਤੌਰ 'ਤੇ. ਭਾਰਤ ਵਿਚ ਅੰਬ ਦੀਆਂ ਇਹ ਕਿਸਮਾਂ ਮਾਹਿਰਾਂ 
ਵਲੋ'ਬਹੁਤ ਹੀ ਵਧੀਆ ਮੌਨੀਆਂ ਗਈਆਂ ਹਨ : ਪੋਛਮੀ ਹਿੱਸਿਆਂ ਵਿਚ 'ਅਫ਼ੂਜ਼ ਪਾਈਰੀ' 
ਰੇਖਾ, ਉੱਤਰ ਪ੍ਰਦੇਸ਼ ਤੋ ਬਿਹਾਰ ਵਿਚ ਚਉਸਾ, ਦੁਸਹਿਰੀ ਅਤੇ ਲੰਗੜਾ, ਬੰਗਾਲ ਵਿਚ 
ਗੁਲਾਬ ਖ਼ਾਸ ਅਤੇ ਬੰਬਾਈ। ਪਰ ਜਿਥੋਂ ਤੌਕ ਆਕਾਰ ਦਾ ਸੰਬੰਧ ਹੈ, ਆਂਧਰਾ ਦੀ 
ਤੈਨੋਜ਼ੂ ਕਿਸਮ, ਭਾਰਤੀ ਅੰਬਾਂ ਵਿਚੋਂ, ਬਾਦਸ਼ਾਹ ਮੋਨੀ ਗਈ ਹੈ। ਇਸ ਦਾ ਭਾਰ 1.6 
ਕਿਲੋਗ੍ਰਾਮ ਅਤੇ ਲੰਬਾਈ ਲੱਗਭਗ 23 ਸੈਂਟੀਮੀਟਰ ਹੁੰਦੀ ਹੈ, ਪਰ ਉੱਜ ਇਹ' ਕਿਸਮ 
ਆਪਣੇ ਗੁਣ ਜਾਂ ਸੁਆਦ ਕਰਕੇ ਬਹੁਤ ਉੱਘੀ ਨਹੀਂ। 


ਵਰਣਨ 

ਅੰਬ ਦਾ ਰੁੱਖ ਕਾਫ਼ੀ ਵੱਡਾ ਹੁੰਦਾ ਹੈ। ਇਹ 68-15 ਮੀਟਰ ਉੱਚਾ ਹੁੰਦਾ ਹੈ 
ਭਾਵੇਂ ਘਣੇ ਵਣਾਂ ਵਿਚ ਇਹ ਅਕਸਰ 30 ਮੀਟਰ ਜਾਂ ਉਸ ਤੋ' ਵੀ ਵੌਂਧ ਉੱਚਾ ਚਲਿਆ 
ਜਾਂਦਾ ਹੈ। ਇਸ ਦੀਆਂ ਸ਼ਾਖ਼ਾਂ ਫੈਲਰਵੀਆਂ ਹੁੰਦੀਆਂ ਹਨ। ਸ਼ਾਖ਼ਾਂ ਦੇ ਨਾਲ-ਨਾਲ ਪੌਤੇ 
ਦੋਵਾਂ ਪਾਸਿਆਂ 'ਤੇ ਨਿੱਕਲਦੇ ਹਨ -- ਇੱਕ ਏਧਰ, ਇੰਕ ਉਧਰ, ਪਰ ਸ਼ਾਖ਼ਾਂ ਦੇ ਸਿਰਿਆਂ 
ਦੇ ਨੇੜੇ ਉਹ ਵਧੇਰੇ ਸੰਘਣੇ ਹੁੰਦੇ ਹਨ। ਉਹ ਬਣਤਰ 'ਚ ਮਜ਼ਬੂਤ ਅਤੇ ਚਮਕਦਾਰ ਹੁੰਦੇ 
ਹਨ, 12 ਤੋ' 30 ਸੈਂਟੀਮੀਟਰ ਲੰਮੇ, 3 ਤੋਂ 9 ਸੈਂਟੀਮੀਟਰ ਚੌੜੇ । ਉਹ ਸ਼ਕਲ ਵਿਚ ਥੋੜ੍ਹੋ 


ਅੰਸ਼ ਓਡੇ 


-ਬਹੁਤ ਬਰਛੀ-ਨੁਮਾ ਹੁੰਦੇ ਹਨ, ਮੁੱਢ ਅਤੇ ਨੋਕ-ਦੋਵਾਂ ਪਾਸਿਆਂ ਵਲ ਨੂੰ ਪਤਲੇ ਹੁੰਦੇ 
ਚਲੋ ਜਾਂਦੇ ਹਨ, ਕਿਨਾਰਿਆਂ ਤੋਂ ਉਹ ਲਹਿਰਦਾਰ ਹੁੰਦੇ ਹਨ। ਪੌਤਿਆਂ ਦੀਆਂ ਡੰਡੀਆਂ 
ਇੰਕ ਤੋਂ ਪੌਜ ਸੈਂਟੀਮੀਟਰ ਲੰਮੀਆਂ ਹੁੰਦੀਆਂ ਹਨ। ਵਿਅਕਤੀਗਤ ਰੂਪ 'ਚ ਫੁਲ ਬਹੁਤ 
ਛੋਟੇ-ਛੋਟੇ ਅਤੇ ਅਪਰਤੌਖ ਜਿਹੇ ਹੁੰਦੇ ਹਨ, ਪਰ ਉਹ ਜ਼ਰਦ ਰੰਗ ਦੇ ਗੁੱਛਿਆਂ 'ਚ 
ਲੰਮੀਆਂ-ਲੰਮੀਆਂ ਲੌਂਗਰਾਂ 'ਤੇ ਸ਼ਾਖ਼ਾਂ ਦੇ ਸਿਰਿਆਂ 'ਤੇ ਲੋਂਗਦੇ ਹਨ। ਬਾਹਰਲੇ ਦਲ ਛੋਟੇ 
-ਛੋਟੇ ਕਮਾਨ ਵਰਗੇ ਅਵਤਲ, ਪੀਲੈ-ਹਰੇ ਅਤੇ ਬਾਹਰੋਂ ਥੋੜ੍ਹੇ-ਥੋੜ੍ਹੇ ਲੂੰਦਾਰ ਹੁੰਦੇ ਹਨ, 
ਪੈਖੜੀਆਂ ਜ਼ਰਦੀ-ਮਾਇਲ ਹਰੀਆਂ ਹੁੰਦੀਆਂ ਹਨ, ਮੁੱਢ ਅਤੇ ਪਾਸਿਆਂ ਤੋ' ਗੁਲਾਬੀ ਜਾਂ 
ਜਾਮਣੀ ਭਾਹ ਮਾਰਦੀਆਂ ਹਨ। ਉਹ ਲੰਬੂਤਰੀਆਂ ਹੁੰਦੀਆਂ ਹਨ। ਪੁੰਕੋਸਰ 4 ਤੋਂ 5 ਅਤੇ 
ਅਬਰਾਬਰ ਹੁੰਦੇ ਹਨ। ਉਹਨਾਂ ਵਿਚੋਂ ਇੰਕ ਬਹੁਤ ਵੱਡਾ ਅਤੇ ਉਪਜਾਊ ਹੁੰਦਾ ਹੈ, ਬਾਕੀ 
ਦੇ ਆਮ ਤੌਰ `ਤੇ ਬਾਂਝ ਹੁੰਦੇ ਹਨ ਅਤੇ ਬਸ ਇੱਕ ਡੰਡੀ ਜਿਹੀ ਹੀ ਹੁੰਦੇ ਹਨ। ਉਪਜਾਊ 
ਪੰਕੋਸਰ 'ਚ ਇੰਕ ਲੰਮਾ ਸਾਰਾ ਤੰਤੂ ਜਾਂ ਡੰਡੀ ਅਤੇ ਜਾਮਣੀ-ਜਿਹਾ ਪਰਾਗ-ਕੋਸ਼ ਹੁੰਦਾ 
ਹੈ। ਸਾਰਾ ਫੋਲ 6 ਤੋਂ 8 ਮਿਲੀਮੀਟਰ ਆਕਾਰ ਦਾ ਹੁੰਦਾ ਹੈ, ਪੁਰੀ ਤਰ੍ਹਾਂ ਖਿੜਨ ਉੱਤੇ 
ਕਈ ਵਾਰੀ ਉਸਦੀ ਗੰਧ ਕੁੱਝ-ਕੁੱਝ ਅਸੁਖਾਵੀਂ ਹੁੰਦੀ ਹੈ। ਫੋਲ ਗਿਣ੍ਹਕਦਾਰ ਹੁੰਦਾ ਹੈ, 
ਜਿਸ ਦੇ ਆਲੇ-ਦੁਆਲੇ ਗੁੱਦਾ ਲੌਗਾ ਹੋਇਆ ਹੁੰਦਾ ਹੈ। ਅੰਬ ਦੇ ਗੁਣਾਂ ਦਾ ਨਿਰਭੁਰ 
ਗੋਂਦੇ ਦੇ ਸੁਆਦ ਉਤੋ ਅਤੇ ਉਸ ਵਿੱਚ ਰੇਸ਼ਿਆਂ ਦੀ ਅਣਹੋਂਦ 'ਤੇ ਹੁੰਦਾ ਹੈ। ਆਮ ਤੌਰ 
'ਤੇ ਅੰਬ, ਸ਼ਕਲ ਵਿੱਚ ਦਿਲ ਵਰਗਾ ਹੁੰਦਾ ਹੈ। ਉੱਜ ਅਮਲੀ ਰੂਪ ਵਿੱਚ ਅੰਬ ਦੀਆਂ 
ਜ਼ਿਆਦਾਤਰ ਕਿਸਮਾਂ ਦੀ ਸ਼ਕਲ ਤੇ ਆਕਾਰ ਆਪਣਾ ਅਲੋਂਗ-ਅਲੈਂਗ ਹੁੰਦਾ ਹੈ। 
ਜ਼ਿਆਦਾਤਰ ਅੰਬ ਜਦੋਂ ਕੱਚੇ ਹੁੰਦੇ ਹਨ, ਤਾਂ ਉਹਨਾਂ ਵਿੱਚ ਤਾਰਪੀਨ ਵਰਗੀ ਤੇਜ਼ ਚੌਸ 
ਹੁੰਦੀ ਹੈ, ਜੋ ਚੰਗੀ ਕਿਸਮ ਦੇ ਅੰਬਾਂ ਵਿੱਚ, ਪੌਕ ਜਾਣ ਤੇ ਖ਼ਤਮ ਹੋ ਜਾਂਦੀ ਹੈ। 


ਖੇਤੀ 


ਅੰਬ ਦੀ ਖੇਤੀ ਦਾ ਲਾਭਕਾਰੀ ਤਰੀਕਾ ਹੈ. ਦਾਬ ਅਤੇ ਪੇਉੱਦ ਜਾਂ ਕਲਮ ਲਾਉਣਾ । ਕਹਿਣ 
ਦਾ ਮਤਲਬ ਹੈ ਕਿ ਅੰਬ ਦਾ ਨਸਲ-ਵਾਧਾ ਗਿਟ੍ਰਕ ਦੀ ਬਜਾਏ, ਉਸ ਦੀਆਂ ਸ਼ਾਖ਼ਾਂ ਦੀਆਂ 
ਦਾਬਾਂ ਜਾਂ ਕਲਮਾਂ ਤੋਂ ਬਿਹਤਰ ਹੁੰਦਾ ਹੈ । ਜੇ ਵਧੀਆ ਤੋਂ ਵਧੀਆ ਕਿਸਮਾਂ ਦੀਆਂ, ਗਿਟ੍ਰਕਾਂ 
ਵੀ ਲਾਈਆਂ ਜਾਣ, ਤਾਂ ਉਹਨਾਂ ਤੋਂ ਉੱਗਣ ਵਾਲਾ ਪੋਦਾ, ਆਮ ਤੌਰ 'ਤੇ ਮੂਲ ਨਾਲੋਂ' 
ਬਿਲਕੁਲ ਵੌਖਰਾ ਹੋ ਸਕਦਾ ਹੈ ਅਤੇ ਫਲ ਵਿੱਚ. ਜੰਗਲੀ ਕਿਸਮਾਂ ਵਾਲੀ ਪ੍ਰਵਿਰਤੀ ਵਲ 
ਪਰਤਣ ਦੀ ਸੰਭਾਵਨਾ ਰਹਿੰਦੀ ਹੈ, ਜਿਹਨਾਂ ਤੋ' ਕਿ ਖੇਤੀ ਅਧੀਨ ਕਿਸਮਾਂ ਕੌਂਢੀਆਂ ਅਤੇ 
ਵਿਕਸਿਤ ਕੀਤੀਆਂ ਗਈਆਂ ਹਨ। 

ਭਾਰਤ ਦੇ ਕਈ ਹਿੱਸਿਆਂ ਵਿੱਚ, ਅੰਬ ਦੇ ਰੋਂਖ 'ਤੇ ਇੰਕ ਪਰਜੀਵੀ 'ਡੈਂਡਰੋਫ਼ਖੈਕ 
ਫਾਲਕਾਟਾ' ਜਾਂ ਉਸ ਦੀ ਇੰਕ ਕਿਸਮ - 'ਕੋਸੀਨੀ' ਦਾ ਬਹੁਤ ਬੁਰਾ ਅਸਰ ਹੁੰਦਾ ਹੈ। 
ਇਸ ਪਰਜੀਵੀ ਦੇ ਬੀਜ, ਪੰਛੀ ਇੱਕ ਰੁੱਖ ਤੋਂ ਦੂਸਰੇ ਰੁੱਖ 'ਤੇ ਲੈ ਜਾਂਦੇ ਹਨ ਅਤੇ ਜੋ 
ਇਲਾਕੇ ਜਾਂ ਜ਼ਿਲ੍ਹੰ ਵਿਚ ਇੰਕ ਵੀ ਪਰਜੀਵੀ ਹੋ ਜਾਵੇ ਤਾਂ ਉਸ ਦੀ ਲਾਗ ਬਹੁਤ ਆਮ 
ਅਤੇ ਵਿਸ਼ਾਲ ਪੈਮਾਨੇ ਤੇ ਹੁੰਦੀ ਹੈ। ਪਰਜੀਵੀ ਅੰਬ ਦੇ ਰੁੱਖ 'ਤੇ ਵੱਡੇ-ਵੱਡੇ, ਭੈੜੇ ਜਿਹੇ 
ਗੁੰਮੜ ਅਤੇ ਫੋੜਿਆਂ ਵਰਗੇ ਵਿਗਾੜ ਪੈਦਾ ਕਰ ਦੇਂਦੇ ਹਨ। ਜੋ ਲਾਗ ਬਹੁਤ ਜ਼ਿਆਦਾ 
ਲਗ ਜਾਵੇ. ਤਾਂ ਰਖ ਅਮਲੀ ਤੌਰ 'ਤੇ ਫਲ ਦੇਣੇ ਹੀ ਬੰਦ ਕਰ ਦਿੰਦਾ ਹੈ। ਇਸ ਹਾਨੀਕਾਰਕ 
ਪਰਜੀਵੀ 'ਤੇ ਕਾਬੁ ਪਾਉਣ ਦਾ ਵਧੇਰੇ ਅਸਰਦਾਰ ਤਰੀਕਾ ਹੈ, ਰੁੱਖ ਦੀ ਸਾਵਧਾਨੀ ਨਾਲ 


70 ਜਾਣੇ-ਪਛਾਣੇ ਰੁੱਖ 


ਨਿਰੰਤਰ ਕਟਾਈ-ਛੰਗਾਈ ਕਰਦੇ ਰਹਿਣਾ । ਟਾਪੁਹਾਰ ਭਾਰਤ ਦੇ ਬਹੁਤ ਸਾਰੇ ਹਿੱਸਿਆਂ 
ਵਿਚ, ਅੰਬ ਦਾ ਰੋਂਖ ਕਈ ਕਿਸਮ ਦੇ ਵੈਲਾਂ-ਬੂਟਿਆਂ ਲਈ ਟੇਕ ਦਾ ਕੰਮ ਦਿੰਦਾ ਹੈ, ਜੋ 
ਇਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ, ਸਗੋਂ ਬੇਰੈਣਕ ਜਿਹੇ ਰੌਂਖ ਨੂੰ ਸਾਲ ਦੇ ਗਰਮ 
ਮੌਸਮ ਵਿੱਚ ਸੁਹਣੇ, ਸ਼ਾਨਦਾਰ ਫੁੱਲਾਂ ਨਾਲ ਸਾਜ-ਸ਼ਿੰਗਾਰ ਦਿੰਦੇ ਹਨ। 


24. ਧਰੇਕ 


ਮੋਲੀਆ ਐਜ਼ਾਡਰੈਕ ਲਿੰਨ 
(ਕੁਲ : ਮੇਲੀਏਸੀ) 


ਅੰਗਰੇਜ਼ੀ - ਪਰਸ਼ੀਅਨ ਲਾਈਲਕ, ਬੀਡ ਟੀ, ਬਾਸਟੌਰਡ ਸਿਡਾਰ, 
ਬੰਬਈ - ਬਕਾਨ - ਨਿੰਮ, ਬੰਗਾਲੀ - ਬਕਰਜਾਮ , ਹਿੰਦੀ - ਬਾਕੋਨ 


ਧਰੇਕ ਇੰਕ ਸਦਾਬਹਾਰ ਰਖ ਹੈ। ਇਹ ਆਕਾਰ ਵਿੱਚ ਕਾਫ਼ੀ ਵਡਾ ਹੁੰਦਾ ਹੈ। ਉਪ- 
ਹਿਮਾਲਾਈ ਸ਼ਿੰਤਿਆਂ ਵਿੱਚ ਇਹ ਜੌਗਲੀ ਰੂਪ ਵਿੱਚ ਹੁੰਦਾ ਹੈ। ਪਰ ਨਾ ਸਿਰਫ਼ ਭਾਰਤ, 
ਸਗੋਂ ਸੋਸਾਰ ਦੇ ਬਹੁਤ ਸਾਰੇ ਤਪਤਖੰਡੀ ਅਤੇ ਉਪ ਤਪਤ-ਖੌਡੀ ਦੇਸ਼ਾਂ ਵਿਚ, ਇਸਦੀ 
ਖੇਤੀ ਕੀਤੀ ਜਾਂਦੀ ਹੈ। ਭਾਰਤ ਵਿੱਚ ਇਸ ਰੋਂਖ ਦੇ ਪਾਸਾਰ ਦਾ ਸਿਹਰਾ ਮੁਸਲਿਮ ਲੋਕਾਂ 
ਦੇ ਸਿਰ ਹੈ। ਬੰਬਈ ਦੇ ਬਾਗ਼ਾਂ ਅਤੇ ਗਲੀਆਂ, ਸੜਕਾਂ 'ਚ. ਧਰੇਕ ਦਾ ਰੁੱਖ 12-25 ਮੀਟਰ 
ਉੱਚਾ ਹੋ ਜਾਂਦਾ ਹੈ। ਇਸ ਦੀਆਂ ਏਧਰ-ਉਧਰ ਫੈਲਰਨ ਵਾਲੀਆਂ ਸ਼ਾਖ਼ਾਂ ਇਸ ਨੂੰ 
ਵੱਡਮੁੱਲਾ ਛਾਂਦਾਰ ਰੁਖ ਬਣਾਉਂਦੀਆਂ ਹਨ । ਫੋਲ ਬੜੇ ਸ਼ਾਨਦਾਰ ਹੁੰਦੇ ਹਨ, ਭਾਵੇਂ 
ਕਿ ਉਹ ਆਕਾਰ ਵਿੱਚ ਛੋਟੇ-ਛੋਟੇ ਹੁੰਦੇ ਹਨ। ਉਹਨਾਂ ਵਿਚ ਹਲਕੀ-ਹਲਕੀ ਸੁਗੀਧ 
ਹੁੰਦੀ ਹੈ। 

ਧਰੇਕ ਬਹੁਤ ਹੌਦ ਤੌਕ, ਨਿੰਮ ਨਾਲ ਮਿਲਦੀ-ਜੁਲਦੀ ਹੈ। ਅਕਸਰ. 
ਧਰੇਕ ਨੂੰ ਅਸਲੀ ਨਿੰਮ ਹੀ ਸਮਝ ਲਿਆ ਜਾਂਦਾ ਹੈ, ਜਿਸ ਦਾ ਵਿਗਿਆਨਕ ਨਾਂ 'ਐਜ਼ਾਡੀ- 
ਰੈਕਟਾ ਇੰਡੀਕਾ' ਹੈ। ਪਰ ਪੌਤਿਆਂ ਦੀ ਬਣਤਰ ਅਤੇ ਫੁੱਲਾਂ ਦਾ ਰੰਗ ਇੱਕ ਰੁੱਖ ਨੂੰ ਦੂਸਰੇ 
ਨਾਲੋਂ ਨਿਖੇੜਦੇ ਹਨ। ਨਿੰਮ ਦੇ ਫੁੱਲ ਚਿੱਟੇ ਰੰਗ ਦੇ ਹੁੰਦੇ ਹਨ ਅਤੇ ਧਰੇਕ ਦੇ ਹਲਕੇ 
ਕਾਸ਼ਣੀ। 


ਵਰਣਨ 

ਧਰੇਕ ਦੇ ਪੌਤੇ ਸ਼ੋਖ਼ ਹਰੇ ਹੁੰਦੇ ਹਨ। ਉਹ ਡੰਡੀ ਦੇ ਦੋਵਾਂ ਪਾਸਿਆਂ 'ਤੇ ਨਿਕਲਦੇ ਹਨ 
-- ਇੱਕ ਏਧਰ, ਇੰਕ ਓਧਰ। ਉਹ 18-35 ਸੈਂਟੀਮੀਟਰ ਲੰਮੇ ਹੁੰਦੇ ਹਨ। ਔਗੇ' ਉਹ 
ਦੋ ਜਾਂ ਤਿੰਨ ਪੋਤੀਆਂ ਵਾਲੇ ਹੁੰਦੇ ਹਨ ਜਾਂ ਉਹਨਾਂ ਉੱਤੇ ਪੋਤਾ-ਨੁਮਾ ਵਾਧੇ ਜਿਹੇ ਹੁੰਦੇ 
ਹਨ, ਜਿਹਨਾਂ ਨੂੰ ਫਿਰ ਹੋਰ ਪੌਤੀਆਂ ਵਿਚ ਵੰਡਿਆ ਜਾ ਸਕਦਾ ਹੈ। ਇਹ ਪੋਤੀਆਂ ਆਂਡੇ 
ਦੀ ਸ਼ਕਲ ਦੀਆਂ ਹੁੰਦੀਆਂ ਹਨ ਅਤੇ ਕਿਨਾਰਿਆਂ ਤੋਂ ਦੰਦੇਦਾਰ, ਨੋਕ ਵਲ ਨੂੰ ਉਹ 
ਪਤਲੀਆਂ ਹੁੰਦੀਆਂ ਜਾਂਦੀਆਂ ਹਨ। ਉਹ ਮੁਂਢ ਤੋਂ ਬਰਾਬਰ ਪਾਸਿਆਂ ਵਾਲੀਆਂ ਨਹੀਂ 


ਧਰੋਕ 71 


ਹੁੰਦੀਆਂ। ਇਹ ਪੌਤੀਆਂ ਜਾਂ ਪੌਤਿਆਂ ਦੈ ਛੋਟੇ ਹਿੱਸੇ, ਜੁੜਵੇ' ਪੌਤੇ ਦੀ ਵਡੀ ਡੰਡੀ 
ਉੱਤੋਂ, ਇੰਕ-ਦੂਸਰੇ ਦੇ ਆਹਮਣੋ-ਸਾਹਮਣੇ ਨਿਕਲਦੇ ਹਨ । ਸਾਰਾ ਪੌਤਾ ਰੋਮ-ਰਹਿਤ ਅਤੇ 
ਲਿਸ਼ਕਦਾਰ ਹਰਾ ਹੁੰਦਾ ਹੈ। ਫੁੱਲ ਹਲਕੇ ਕਾਸ਼ਣੀ ਰੰਗ ਦੇ ਹੁੰਦੇ ਹਨ, ਜੋ ਲੰਮੀਆਂ ਲੌਗਰਾਂ 
ਜਾਂ ਗੁੱਛਿਆਂ ਦੇ ਰੂਪ ਵਿੱਚ ਨਿੱਕਲਦੇ ਹਨ ਅਤੇ ਜੋ ਪੌਤਿਆਂ ਜਿੰਨੇ ਹੀ, ਜਾਂ ਉਹਨਾਂ ਤੋਂ 
ਵੀ ਲੰਮੋ ਹੁੰਦੇ ਹਨ। ਵਿਅਕਤੀਗਤ ਫੁਂਲ ਦੀ ਡੰਡੀ ਪਤਲੀ ਜਿਹੀ ਹੁੰਦੀ ਹੈ ਅਤੇ ਲੌਂਗਭਗ 
2.5 ਸੈਂਟੀਮੀਟਰ ਲੰਮੀ, ਪੂਰੀ ਤਰ੍ਹਾਂ ਖਿੜੇ ਹੋਏ ਫੁੱਲ 2-2.5 ਸੈਂਟੀਮੀਟਰ ਆਕਾਰ ਦੇ ਹੁੰਦੇ 
ਹਨ। ਉਹਨਾਂ ਵਿੱਚ ਹਲਕੀ-ਹਲਕੀ ਮਹਿਕ ਹੁੰਦੀ ਹੈ। ਫੌਂਲ ਪੋਤੀਆਂ ਲੰਬੂਤਰੀਆਂ 
ਜਿਹੀਆਂ ਅਤੇ ਕੁੱਝ ਕੁੱਝ ਬੋਧਰੀ-ਨੁਮਾ ਹੁੰਦੀਆਂ ਹਨ। ਕਾਸ਼ਣੀ ਰੰਗ ਨੌਕਾਂ ਵਲ ਨੂੰ ਜਾਂ 
ਨੌਕਾਂ ਦੇ ਉੱਪਰਲੇ ਔਧ ਵਲ ਵਧੇਰੇ ਗੂੜ੍ਹਾ ਹੁੰਦਾ ਹੈ, ਮੁੱਢ ਪੀਲਾ-ਕਾਸ਼ਣੀ ਜਾਂ ਲੌਗਭਗ 
ਸਫ਼ੈਦ ਹੀ ਹੁੰਦਾ ਹੈ। ਪੰਕੋਸਰ ਜੜਵੇਂ ਹੁੰਦੇ ਹਨ ਅਤੇ ਜੁੜ ਕੇ ਇੰਕ ਨਲੀ ਜਿਹੀ ਬਣੇ 
ਹੋਏ ਹੁੰਦੇ ਹਨ, ਜੋ ਫੋਂਲ-ਪੋਤੀਆਂ ਦੇ ਕੇਂਦਰ ਵਿਚ ਹੁੰਦੀ ਹੈ ਅਤੇ ਥੋੜ੍ਹੀ-ਥੋੜ੍ਹੀ ਸੁਰਾਹੀਦਾਰ 
ਹੁੰਦੀ ਹੈ। ਕਹਿਣ ਦਾ ਮਤਲਬ ਇਹ ਹੈ ਕਿ ਮੋਧ ਤੋਂ ਹੇਠਾਂ ਉਹ ਬਾਹਰ ਵਲ ਨੂੰ ਨਿੱਕਲੀ 
ਹੋਈ ਹੁੰਦੀ ਹੈ ਅਤੇ ਕੇਸਰ ਸੁਰਾਹੀ ਦੈ ਕਿਨਾਰੇ ਜਿਹੇ ਤੇ ਲੱਗੇ ਹੋਏ ਹੁੰਦੇ ਹਨ ਅਤੇ ਉਹਨਾਂ 
ਦੀ ਗਿਣਤੀ ਦਸ ਹੁੰਦੀ ਹੈ। ਧਰੇਕ ਦਾ ਫਲ ਗਿਟ੍ਰਕ ਜਿਹੀ ਹੁੰਦਾ ਹੈ। ਇਹ ਗਿਟ੍ਕ ਨਰਮ 
ਗੌਦੇਦਾਰ ਹੁੰਦੀ ਹੈ ਅਤੇ ਉਸ ਵਿੱਚ, ਆਮ ਤੋਰ 'ਤੇ ਚਾਰ ਕਰੜੇ ਜਿਹੇ ਬੀਜ ਹੁੰਦੇ ਹਨ, 
ਜੋ ਗਿਟ੍ਰਕ ਦੇ ਗੁਂਦੇ ਦੇ ਅੰਦਰ ਹੁੰਦੇ ਹਨ। ਇਹਨਾਂ ਫਲਾਂ ਨੂੰ 'ਡਿਕਾਨੂੰ' ਜਾਂ 'ਧਰੇਕਾਨੂੰ` 
ਆਖਦੇ ਹਨ। 


ਰੌਖ ਦੇ ਗੁਣ 
ਧਰੋਕ ਇੰਕ ਬਹੁਤ ਹੀ ਸ਼ਾਨਦਾਰ ਰੁੱਖ ਹੁੰਦਾ ਹੈ, ਉਦੇ' ਵੀ ਜਦੋ' ਇਸ ਨੂੰ ਫੋਲ ਨਹੀਂ ਵੀ 
ਨਿੱਕਲ ਹੁੰਦੇ । ਇਸੇ ਕਾਰਨ ਇਹ ਭਾਰਤ ਦੇ ਕਈ ਹਿੱਸਿਆਂ ਵਿਚ ਅਤੇ ਹੋਰ ਥਾਵਾਂ "ਤੇ 
ਵੀ ਰਸਤਿਆਂ 'ਤੇ ਲਾਉਣ ਵਾਲੋਂ ਜਾਂ ਛਾਂਦਾਰ ਰੁੱਖ ਵਜੋਂ ਉਗਾਇਆ ਜਾਂਦਾ ਹੈ। ਜਦੋਂ 
ਧਰੋਕ ਦਾ ਰੁਖ ਫੁਲ-ਫੁਲਾਕੇ ਵਿੱਚ ਹੁੰਦਾ ਹੈ, ਤਾਂ ਉਹ ਬਹੁਤ ਹੀ ਖ਼ੂਬਸੂਰਤ ਦ੍ਰਿਸ਼ 
ਪੇਸ਼ ਕਰਦਾ ਹੈ. ਭਾਵੇਂ ਕਿ ਫੋਲ ਛੋਟੇ ਹੋਣ ਕਰਕੇ ਤੜਕ-ਭੜਕ ਵਾਲੋਂ ਨਹੀਂ ਹੁੰਦੇ। ਰੁਖ 
ਦੇ ਤਣੇ ਨੂੰ ਚੀਰਾ ਜਾਂ ਵਾਢਾ ਦੇਣ 'ਤੇ. ਉਸ ਚੋਂ ਇੱਕ ਗੂੰਦ ਜਿਹਾ ਨਿਕਲਦਾ ਹੈ. ਜੋ ਕਈ 
ਵਾਰੀ ਨਿੰਮ ਦੇ ਰੁੱਖ ਦੇ ਗੂੰਦ ਦੇ ਤੌਰ 'ਤੇ ਵਰਤਿਆ ਜਾਂਦਾ ਹੈ। ਇਸ ਦੇ ਪੌਤਿਆਂ ਦਾ 
ਰਸ ਅੰਤੜੀਆਂ ਦੇ ਕੀੜਿਆਂ ਦੇ ਇਲਾਜ ਲਈ ਵਰਤਿਆ ਜਾਂਦਾ ਹੈ, ਭਾਵੇਂ ਕਿ ਇਸ 
ਦਾ ਸੁਆਦ ਬਹੁਤ ਤੇਜ਼-ਤਲਖ਼ ਹੁੰਦਾ ਹੈ, ਸੁਖਾਵਾਂ ਨਹੀਂ। ਇਸਦੇ ਫਲਾਂ ਬਾਰੇ ਆਖਿਆ 
ਜਾਂਦਾ ਹੈ ਕਿ ਉਹ ਮਨੌਖ ਲਈ ਜ਼ਹਿਰੀਲੇ ਹੁੰਦੇ ਹਨ, ਪਰ ਭੇਡ-ਬੋਕਰੀਆਂ ਉਹਨਾਂ ਨੂੰ 
ਬੜੇ ਚਾਅ ਨਾਲ ਖਾਂਦੀਆਂ ਹਨ ਅਤੇ ਸਪੋਸ਼ਟ ਤੌਰ 'ਤੇ, ਉਹਨਾਂ ਨੂੰ ਕੋਈ ਨੁਕਸਾਨ ਨਹੀਂ 
ਪੁਜਦਾ। ਧਰੋਕ ਦੇ ਡਿਕਾਨੂੰਆਂ ਦੀਆਂ ਗਿਟ੍ਹਕਾਂ ਮਾਲਾ-ਤਸਬੀਆਂ ਅਤੇ ਹਾਰ-ਹਮੇਲਾਂ 
ਆਦਿ ਬਣਾਉਣ ਦੇ ਕੰਮ ਆਉਂਦੀਆਂ ਹਨ। ਆਮ ਵਿਸ਼ਵਾਸ ਇਹ ਹੈ ਕਿ ਅਜਿਹੀਆਂ 
ਮਾਲਾ-ਤਸਬੀਆਂ ਕਈ ਤਹਾਂ ਦੀਆਂ ਛੂਆਛੂਤ ਦੀਆਂ ਬੀਮਾਰੀਆਂ ਤੋਂ ਬਚਾਉਂਦੀਆਂ ਹਨ । 
ਜੋ ਵੀ ਹੈ, ਧਰੋਕ ਦੇ ਡਿਕਾਨੂੰਆਂ ਅਤੇ ਫਲਾਂ ਆਦਿ ਦਾ ਕਾੜ੍ਹਾ ਜਿਹਾ ਭਾਰਤ ਵਿੱਚ ਸੁਕੇ 
ਮੋਵਿਆਂ ਅਤੇ ਕੌਂਪੜਿਆਂ ਆਦਿ ਉੱਤੇ ਕੀੜੋ-ਮਕੋੜਿਆਂ ਦੇ ਹੌਲੋ ਤੋਂ ਬਚਣ ਲਈ 
ਵਰਤਿਆ ਜਾਂਦਾ ਹੈ। 


72 ਜਾਣੋ-ਪਛਾਣੇ ਰੁੱਖ 


ਲੁੜੀਂਦੀ ਕਿਸਮ ਦੀ ਭੋਇੰ ਵਿਚ ਧਰੇਕ ਦਾ ਰੌਖ ਬਹੁਤ ਵਧੀਆ ਹੋ ਜਾਂਦਾ ਹੈ। 
ਜੇ ਰੁੱਖ ਦੀ ਆਰੰਭਕ ਅਵਸਥਾ ਵਿਚ, ਉਚਿੱਤ ਦੇਖ-ਭਾਲ ਕੀਤੀ ਜਾਵੇ, ਤਾਂ ਇਹ ਕਿਸੇ 
ਵੀ ਕਿਸਮ ਦੀ ਭੂਮੀ ਅਤੇ ਪੌਣ-ਪਾਣੀ ਵਿੱਚ ਚੰਗਾ ਹੋ ਜਾਂਦਾ ਹੈ. ਬਸ਼ਰਤੇ ਕਿ ਪੋਣ-ਪਾਣੀ 
ਬਹੁਤ ਜ਼ਿਆਦਾ ਠੰਡਾ ਨਾ ਹੋਵੇ। ਬੰਬਈ ਵਿਚ ਅਤੇ ਉਸ ਦੇ ਨੋੜੋ-ਤੋੜੇ ਦੌਖਣ ਦੇ 
ਵਥੇਰੇ ਖ਼ੁਸ਼ਕ ਹਿੱਸਿਆਂ ਵਿੱਚ ਅਤੇ ਟਾਪੂਹਾਰ ਭਾਚਤ ਦੇ ਬਹੁਤ ਸਾਰੇ ਹਿੱਸਿਆਂ ਵਿਚ, 
ਧਰੇਕ ਦਾ ਰੌਖ ਬਹੁਤ ਹੀ ਵਧੀਆ ਹੁੰਦਾ ਹੈ। 


25. ਅੰਜਨ 


ਮੈਮੀਸੀਲੌਨ ਅੰਬੋਲਾਟਮ 
(ਕੁਲ : ਮੇਲਾਸਟੋਮੈਟੇਸੀ) 


ਬੰਬਈ ਵਿਚ ਮੈਮੀਸੀਲੋਨ ਵੰਸ਼ ਦੀਆਂ ਕਈ ਜਾਤੀਆਂ ਹਨ ਅਤੇ ਉਹ ਸਾਰੀਆਂ ਹੀ 
ਸਥਾਨਿਕ ਨਾਂ 'ਅਜਨ' ਅਧੀਨ ਆਉਂਦੀਆਂ ਹਨ। ਅਔਗਰੇਜ਼ੀ ਵਿਚ ਇਹ ਰੌਖ ਆਇਰਨ 
ਵੱਡ ਟ੍ਰੀ' ਦੇ ਨਾਂ ਨਾਲ ਪ੍ਰਸਿਧ ਹੈ, ਜੋ ਕਈ ਵਾਰੀ ਗੜਬੜ ਜਾਂ ਭੁਲੇਖਾ ਪੈਦਾ ਕਰ ਸਕਦਾ 
ਹੈ, ਕਿਉਂਕਿ ਇਹ ਨਾਂ 'ਸਾਈਡਰੌਕਸੀਲੋਨ' ਜਾਂ ਐਕਸੈਂਟੋਲਿਸ' ਲਈ ਵਰਤਿਆ ਜਾਂਦਾ 
ਹੈ। ਕੁੱਝ ਪ੍ਰਾਚੀਨ ਬਨੌਂਸਪਤ-ਵਿਗਿਆਨਕ ਪੁਸਤਕਾਂ ਵਰਤਮਾਨ ਰੁੱਖ ਨੂੰ 'ਮੈਮੀਸੀਲੋਨ 
ਐਡੂਲ' ਜਾਂ 'ਸੈਮੀਸੀਲੋਨ ਟਿੰਕੋਟਰੀਅਮ ਅਧੀਨ ਦਿੰਦੀਆਂ ਹਨ। 

ਅੰਜਨ ਬੰਬਈ ਵਿੱਚ ਵਿਕਟੋਰੀਆ ਗਾਰਡਨਜ਼ ਜਾਂ ਹੋਰ ਕਈ ਥਾਵਾਂ 'ਤੇ ਉਗਾਇਆ 
ਹੋਇਆ ਹੈ, ਬੇਸ਼ੌਕ ਇਹ ਬਹੁਤਾ ਆਮ ਨਹੀਂ । ਮੈਂ ਐਜਨ ਦਾ ਰੁਖ ਰਸਤਿਆਂ ਜਾਂ ਸੜਕਾਂ 
ਦੇ ਨਾਲ-ਨਾਲ ਨਹੀਂ ਵੈਖਿਆ। ਦੂਸਰੇ ਪਾਸੇ, ਇਹ ਪੌਛਮੀ ਘਾਟ ਦੀ ਮਹਾਬਲੋਸ਼ਵਰ 
ਪਠਾਰ ਅਤੇ ਹੋਰ ਪਹਾੜੀ ਇਲਾਕਿਆਂ 'ਤੇ ਸੈਂਭ ਤੋਂ ਆਮ ਹੋਣ ਵਾਲੇ ਛੋਟੇ ਰੁੱਖਾਂ 
ਵਿੱਚੋਂ' ਹੈ। 

ਮਾਰਚ ਅਤੇ ਅਪ੍ਰੈਲ ਦੇ ਮਹੀਨਿਆਂ ਵਿਚ, ਮਹਾਬਲੇਸ਼ਵਰ ਵਿਖੇ ਮੈਨੂੰ ਅੰਜਨ ਦੇ 
ਕੁਂਝ ਅਜਿਹੇ ਰੁਖ ਵੇਖਣ ਅਤੇ ਸਲਾਹੁਣ ਦਾ ਮੋਕਾ ਮਿਲਿਆ ਹੈ, ਜੋ ਸੌਂਚਮੁਚ ਹੀ ਸ਼ਾਬਦਕ 
ਰੂਪ ਵਿੱਚ, ਫੁੱਲਾਂ ਦੇ ਗੁੱਛਿਆਂ ਨਾਲ ਢੌਕੇ ਹੋਏ ਸਨ। ਹਰ ਇੱਕ ਫੌਲ, ਵਿਅਕਤੀਗਤ 
ਰੂਪ ਵਿੱਚ ਤਾਂ ਭਾਵੇਂ' ਛੋਟਾ ਹੀ ਹੁੰਦਾ ਹੈ ਪਰ ਫੁੱਲਾਂ ਅਤੇ ਪੌਤਿਆਂ ਦਾ ਮਿਲਿਆ-ਜੁਲਿਆ 
ਪ੍ਰਭਾਵ, ਖੁੱਲ੍ਹੀਆਂ ਢਲਾਨਾਂ ਨੂੰ ਕਾਫ਼ੀ ਰੰਗੀਨੀ ਬਖ਼ਸ਼ਦਾ ਹੈ। 


ਵਰਣਨ 


ਅੰਜਨ ਦਾ ਜ਼ੁਂਖ ਛੋਟੇ ਤੋਂ ਲੈ ਕੇ ਦਰਮਿਆਨੇ ਆਕਾਰ ਦਾ, ਲੌਂਗਭਗ ਛੇ ਮੀਟਰ ਉੱਚਾ 
ਹੁੰਦਾ ਹੈ। ਕਦੇ-ਕਦਾਈ' ਇਹ 12 ਮੀਟਰ ਤੌਕ ਉੱਚਾ ਵੀ ਚਲਿਆ ਜਾਂਦਾ ਹੈ। ਛੋਟੀਆਂ 
ਟਾਹਣੀਆਂ ਅਤੇ ਤਣੇ ਗੋਲ ਤੋਂ ਨਰਮ ਹੁੰਦੇ ਹਨ। ਵੱਡੀ ਉਮਰ ਦੀਆਂ ਸ਼ਾਖ਼ਾਂ ਅਤੇ ਤਣੋ 
ਕਾਫ਼ੀ ਹੋਦ ਤੋਕ ਖੁਰਦਰੇ ਅਤੇ ਤ੍ਰੇੜੇ ਹੋਏ ਹੁੰਦੇ ਹਨ। ਜਦੋਂ' ਰੁੱਖ ਉੱਤੇ ਸਿਰਫ ਪੋਤੇ ਹੀ 


ਅੰਜਨ ੬ 73 


ਹੁੰਦੇ ਹਨ, ਉਦੋਂ ਪੌਤਿਆਂ ਦੇ ਗੂੜ੍ਹੋ ਹਰੇ ਰੰਗ ਕਾਰਨ ਇਸਦੀ ਦਿੱਖ ਕੁਝ ਉਦਾਸੀਨ ਜਿਹੀ 
ਹੁੰਦੀ ਹੈ। ਰੱਖ ਸਦਾ-ਬਹਾਰ ਹੁੰਦਾ ਹੈ। ਪੌਤਿਆਂ ਦੀ ਬਨਾਵਟ ਸਖ਼ਤ ਤੋ ਚਮੜੇਹਾਸ਼ ਹੁੰਦੀ 
ਹੈ। ਉਹ ਨਰਮ-ਕੂਲੋ ਅਤੇ ਰੋਮ-ਹੀਣ ਹੁੰਦੇ ਹਨ ਮਤਲਬ ਇਹ ਕਿ ਉਹਨਾਂ ਦੀ ਸਤ੍ਰਾ 
'ਤੇ ਲੂੰਅ ਜਾਂ ਵਾਲ ਨਹੀਂ ਹੁੰਦੇ। ਕਿਨਾਰੇ ਸਾਬਤ-ਸਬੂਤੇ ਹੁੰਦੇ ਹਨ। ਸਾਰਾ ਪੌਤਾ ਕਾਫ਼ੀ 
ਹੋਦ ਤੌਕ ਆਂਡੇ ਦੀ ਸ਼ਕਲ ਦਾ ਹੁੰਦਾ ਹੈ, ਦੇਵਾਂ ਸਿਰਿਆਂ ਤੋਂ' ਤਿੱਖਾ-ਨੋਕਦਾਰ। ਪੌਤੇ ਦੇ 
ਮੁਢ ਤੋਂ ਪਿਛੇ ਤੌਕ ਇੰਕ ਭਰਵੀਂ ਕੇਂਦਰੀ ਰਗ ਹੁੰਦੀ ਹੈ, ਹੋਰ ਰਗਾਂ ਹੁੰਦੀਆਂ ਤਾਂ ਹਨ, 
ਐਵੇਂ ਅਪਰਗਟ ਜਿਹੀਆਂ ਹੀ। ਪੌਤਰ-ਡੰਡੀ ਜਾਂ ਡੰਡੀ 8 ਕੁ ਮਿਲੀਮੀਟਰ ਤੌਕ ਲੰਮੀ 
ਹੁੰਦੀ ਹੈ। ਫੋਲ ਬੇਸ਼ੁਮਾਰ ਹੁੰਦੇ ਹਨ, ਜੋ ਗੌਠਵੀਆਂ ਗੇਂਦ-ਵਰਗੀਆਂ ਗੋਲ-ਗੋਲ ਲੌਂਗਰਾਂ 
'ਤੋ ਨਿਕਲਦੇ ਹਨ ਅਤੇ ਆਕਾਰ ਵਿੱਚ 3-5 ਸੈਂਟੀਮੀਟਰ ਹੁੰਦੇ ਹਨ। ਫੁਲ ਜਾਂ ਤਾਂ ਪੌਤਿਆਂ 
ਦੇ ਮੁਢ ਕੋਲ ਨਿਕਲਦੇ ਹਨ ਜਾਂ ਫਿਰ ਝੜ ਚੌਕੇ ਪੋਤਰਾਂ ਦੇ ਦਾਗਾਂ ਦੇ ਨੋੜੇ ਨੰਗੀ ਤੇ 
ਸੌਖਣੀ ਸ਼ਾਖ਼ ਦੇ ਨਾਲ-ਨਾਲ। ਫੁਂਲ-ਡੋਡੀਆਂ ਪਹਿਲਾਂ ਹਰੇ ਰੰਗ ਦੀਆਂ ਹੁੰਦੀਆਂ ਹਨ. 
ਮਗਰੋਂ ਉਹ ਚਮਕਦਾਰ ਹਲਕੇ ਜਾਮਣੀ ਜਾਂ ਗੁਲਾਬੀ ਰੰਗ ਦੀਆਂ ਹੋ ਜਾਂਦੀਆਂ ਹਨ। 
ਜਦੋਂ ਪੋਖੜੀਆਂ ਖੁਲ੍ਹਦੀਆਂ ਹਨ, ਤਾਂ ਉਹ ਅੰਦਰਲੋ ਪਾਸਿਉਂ ਗੂੜ੍ਹੇ ਨੀਲੋ ਰੰਗ ਦੀਆਂ 
ਹੁੰਦੀਆਂ ਹਨ । ਬਾਹਰਲਾ ਪੌਜ 2-3 ਮਿਲੀਮੀਟਰ ਲੰਮਾ ਹੁੰਦਾ ਹੈ। ਪੁਸ਼ਪ-ਪੁਜ ਵਿਚ ਚਾਟ 
ਫੌਲ-ਪੌਤੀਆਂ ਹੁੰਦੀਆਂ ਹਨ, ਹਰ ਇੱਕ ਫੁਂਲ-ਪੌਤੀ ਆਂਡਲ ਜਿਹੀ ਹੁੰਦੀ ਹੈ । ਪੁਰਾ ਪੁਸ਼ਪ- 
ਪੋਜ ਜਦੋਂ ਪੁਰੀ ਤਰ੍ਹਾਂ ਖੁੱਲ੍ਹ ਜਾਂਦਾ ਹੈ. ਤਾਂ ਮੁਸ਼ਕਲ ਨਾਲ 5 ਮਿਲੀਮੀਟਰ ਆਕਾਰ ਦਾ 
ਹੁੰਦਾ ਹੈ। ਪੁੰਕੋਸਰ ਗਿਣਤੀ ਵਿਚ ਔਠ ਹੁੰਦੇ ਹਨ। ਉਹਨਾਂ ਦਾ ਰੰਗ ਪੁਸ਼ਪ-ਪੌਜ ਵਰਗਾ 
ਹੀ ਹੁੰਦਾ ਹੈ ਜਾਂ ਫਿਰ ਥੋੜ੍ਹਾ ਜਿਹਾ ਪੀਲਾ। ਫਲ ਗੋਲ ਜਿਹਾ ਹੁੰਦਾ ਹੈ। ਉਹ ਆਕਾਟ 
ਵਿਚ ਛੇ ਕੁ ਮਿਲੀਮੀਟਰ ਵਿਆਸ ਦਾ ਹੁੰਦਾ ਹੈ। ਉਸਦਾ ਰੌਗ ਹਰੇ ਤੋਂ ਲੈ ਕੇ ਜਾਮਣੀ 
ਤੌਕ ਹੁੰਦਾ ਹੈ। ਪੌਕ ਜਾਣ 'ਤੇ ਫਲ ਲੌਂਗਭਗ ਕਾਲਾ ਹੋ ਜਾਂਦਾ ਹੈ। ਫੁਂਲ-ਫੁਲਾਕਾ ਗਰਮੀ 
ਦੇ ਮੋਸਮ ਵਿੱਚ ਪੈਂਦਾ ਹੈ। ਫਲ ਮੋਨਸੂਨ ਦੇ ਸ਼ੁਰੂ ਹੋ ਜਾਣ 'ਤੇ ਪੋਕਦੇ ਹਨ । 


ਵੰਡ 

ਮਹਾਬਲੋਸ਼ਵਰ ਪਠਾਰ 'ਤੇ. ਯੋਨਾ ਝੀਲ ਦੇ ਆਲੋ-ਦੁਆਲੇ, ਖ਼ੁਲ੍ਹੀਆਂ-ਵਿਸ਼ਾਲ ਢਲਾਨ' 
ਉਤਲੇ ਵਣਾ ਵਿਚ. ਇਹ ਰੌਖ ਬਹੁਤ ਹੀ ਆਮ ਹੁੰਦਾ ਹੈ। ਖਾਂਡਾਲਾ ਵਿੰਚ ਵੀ. ਇਹ ਫੋਖ 
ਖੁਲ੍ਹੀਆਂ ਢਲਾਨਾਂ 'ਤੇ ਮਿਲਦਾ ਹੈ, ਪਰ ਇਹ ਬਹਿਰਾਨ ਦੀ ਪਠਾਰ `ਤੇ ਖ਼ਾਸ ਤੌਣ `ਤੇ 
ਬਹੁਲਤਾ ਵਿੱਚ ਹੁੰਦਾ ਹੈ। ਇਹਨਾਂ ਸਾਰੀਆਂ ਥਾਵਾਂ 'ਤੇ ਜਦੋਂ ਵਣ ਕੋਟ ਕੇ. ਨਸ਼ਟ ਕਟ 
ਦਿੱਤੇ ਜਾਂਦੇ ਹਨ, ਤਾਂ ਅੰਜਨ ਦਾ ਰੋਂਖ ਮੁੜ ਪੁੰਗਰ ਪੈਂਦਾ ਹੈ ਅਤੇ ਖ਼ੂਬ ਮੋਲ ਉੱਠਦਾ ਹੈ। 
ਜੇ ਕਿਸੇ ਢਲਾਨ 'ਤੇ ਅੰਜਨ ਦੇ ਰੌਖ ਮੋਜੂਦ ਹੋਣ, ਤਾਂ ਸਮਝ ਲੈਣਾ ਦਾਹੀਦਾ ਹੈ ਕਿ ਉਥੇ 
ਪਹਿਲਾਂ ਜੰਗਲ ਸੀ. ਜਿਸ ਨੂੰ ਤਬਾਹ ਕਰ ਦਿੱਤਾ ਗਿਆ ਸੀ। ਇਸ ਰੌਖ ਦੀ ਇਸ ਗੌਲ 
'ਤੇ ਪਰਸੈਸਾ ਕਰਨੀ ਬਣਦੀ ਹੈ ਕਿ ਇਹ ਰੌਖ ਭੂਮੀ ਦੀ ਰੌਖਿਆ ਲਈ ਬਹੁਤ ਵਧੀਆ 
ਕੌਮ ਕਰਦਾ ਹੈ, ਜਦ ਕਿ ਮਨੁਖ ਉਸਨੂੰ ਬਿਨਾਂ ਸੋਚੇ-ਸਮਝੇ ਖਰਨ ਲਈ ਛੋਡ ਦਿੰਦੇ ਹਨ 


ਵਰਤੋਂ 
ਅਔਜਨ ਦੇ ਰਖ ਦਾ ਸੋਭ ਤੋਂ ਵੌਡਾ ਤੋਂ ਅਹਿਮ ਲਾਭ ਹੈ. ਉਹਨਾਂ ਪਹਾੜੀ ਢਲਾਨਾਂ ਦੀ 
ਰੌਖਿਆ, ਜਿਹਨਾਂ ਤੋ' ਹੋਰ ਸਾਰੇ ਰੌਂਖ ਖ਼ਤਮ ਕਰ ਦਿੱਤੇ ਗਏ ਹੋਣ । ਜਨ ਦੇ ਪੌਕੇ ਫਲ 


74 ਜਾਣੇ-ਪਛਾਣੇ ਰੁੱਖ 


ਖਾਣ ਦੇ ਕੌਮ ਆਉਂਦੇ ਹਨ । ਕਾਲ ਦੇ ਦਿਨਾਂ 'ਚ, ਉਹਨਾਂ ਦੀ. ਖਾਣ ਲਈ ਵਰਤੋ' ਕੀਤੀ 
ਜਾਂਦੀ ਹੈ ਅਤੇ ਉਹ ਸੁਰੋਖਿਅਤ ਹੁੰਦੇ ਹਨ ਅਤੇ ਕੋਈ ਨੁਕਸਾਨ ਨਹੀਂ ਕਰਦੇ। ਭਾਰਤ 
ਵਿਚ ਇਸ ਦੇ ਪੌਤੇ ਚਿਰ-ਕਾਲ ਤੋਂ ਰੰਗਾਈ ਦੀ ਸਨਅਤ ਵਿਚ ਵਰਤੇ ਜਾਂਦੇ ਰਹੇ ਹਨ। 
ਉੱਨ. ਰੇਸ਼ਮ ਅਤੇ ਘਾਹ-ਫ਼ੂਸ ਦੀਆਂ ਚਟਾਈਆਂ ਆਦਿ ਦੀ ਉਹਨਾਂ ਨਾਲ ਚੰਗੀ ਰੌੰਗਾਈ 
ਕੀਤੀ ਜਾ ਸਕਦੀ ਹੈ। ਗੂੜ੍ਹਾ ਲਾਲ ਰੰਗ ਦੇਣ ਲਈ ਅੰਜਨ ਦੇ ਪਤੇ ਹਰੜ ਦੇ ਪੌਤਿਆਂ 
ਨਾਲ ਮਿਲਾ ਕੇ ਵਰਤੇ ਜਾਂਦੇ ਹਨ ਅਤੇ ਜਦੋ' ਕਲਈ ਦੀ ਪੁੰਠ ਨਾਲ ਵਰਤੋ' ਕੀਤੀ ਜਾਵੇ 
ਤਾਂ ਰੰਗ ਜ਼ਰਦ ਹੋ ਜਾਂਦਾ ਹੈ, ਪਰ ਜੇ ਕਿਸੇ ਪੋਠ ਦੀ ਵਰਤੋ' ਨਾ ਕੀਤੀ ਜਾਵੇ, ਤਾਂ ਉਹ 
ਹਲਕਾ ਭੂਰਾ ਰੰਗ ਚਾੜ੍ਹਦੇ ਹਨ। ਪੌਤਿਆਂ ਵਿਚ ਔਸ਼ਧੀ ਗੁਣ ਵੀ ਹੁੰਦੇ ਹਨ ਅਤੇ ਉਹ 
ਸੁਜ਼ਾਕ ਦੇ ਇਲਾਜ ਲਈ ਵਰਤੇ ਜਾਂਦੇ ਹਨ ਅਤੇ ਕੁਂਝ ਹੋਰ ਤੌਤਾਂ ਨਾਲ ਮਿਲਾ ਕੇ, ਉਹ 
ਟਕੋਰ ਲਈ ਵੀ ਵਰਤੇ ਜਾਂਦੇ ਹਨ ਅਤੇ ਕਾਫ਼ੀ ਲਾਭ ਪਹੁੰਚਾਉਂਦੇ ਹਨ । ਔਜਨ ਦੀ ਲੌਂਕੜੀ 
ਪੌਕੀ ਤੇ ਚੰਗੀ ਦਾਣੇਦਾਰ ਹੁੰਦੀ ਹੈ। ਉਹ ਕਾਫ਼ੀ ਪਾਇਦਾਰ ਹੁੰਦੀ ਹੈ ਅਤੇ ਕਈ ਕੰਮਾਂ 
ਲਈ ਬਹੁਤ ਮੁੌਲਵਾਨ ਹੁੰਦੀ ਹੈ, ਪਰ ਉਸ ਦੀ ਛਿਲਾਈ ਘੜਾਈ ਮੁਸ਼ਕਿਲ ਹੁੰਦੀ ਹੈ। 
ਆਮ ਵੇਖਣ ਨੂੰ ਔਜਨ ਦੀ ਲੌਕੜੀ ਬੋਕਸਵੁੱਡ (ਕਾਮਿਨੀ) ਦੀ ਲੌਂਕੜੀ ਵਰਗੀ ਹੀ 
ਜਾਪਦੀ ਹੈ। ਰੋਂਖ ਅਤੇ ਉਸ ਦੇ ਫੁਲ ਖ਼ੂਬਸੂਰਤੀ ਵਿਚ ਵਾਧਾ ਤਾਂ ਕਰਦੇ ਹੀ ਹਨ ਅਤੇ 
ਨਾਲ ਨਾਲ ਇਹ ਗੌਲ ਵੀ ਜ਼ਿਕਰ-ਯੋਗ ਹੈ ਕਿ ਅੰਜਨ ਦਾ ਰੁੱਖ, ਕਈ ਕਿਸਮ ਦੀਆਂ 
ਵੇਲਾਂ ਅਤੇ ਵੇਲ-ਨੁਮਾ ਪੋਦਿਆਂ 'ਚ ਬਹੁਤ ਹਰਮਨ-ਪਿਆਰਾ ਹੈ। ਮਹਾਬਲੋਸ਼ਵਰ ਵਿਚ, 
ਮਾਰਚ ਦੇ ਮਹੀਨੇ ਵਿੱਚ ਮੈਂ ਔਜਨ ਦੇ ਰੁਖ 'ਤੇ ਕਈ ਤਰ੍ਹਾਂ ਦੇ 'ਡੈਂਡਰੋਬੀਅਮ' ਦੇ ਫੋਲ 
ਖਿੜੇ ਹੋਏ ਵੇਖੇ ਹਨ। ਖਾਂਡਾਲਾ ਵਿੱਚ ਕਈ ਸਾਲਾਂ ਤੌਂਕ, ਮੈਂ ਅੰਜਨ ਦੇ ਕਈ ਅਜਿਹੋ ਰੌਖ 
ਤੌਕੇ ਹਨ, ਜਿਹਨਾਂ ਦੇ ਮੁੰਢ ਅਤੇ ਟਹਿਣੀਆਂ, ਮੋਨਸੂਨ ਦੇ ਮੋਸਮ ਵਿਚ. ਕਈ ਕਿਸਮ 
ਦੇ 'ਡੈਂਡਰੋਬੀਅਮ' ਅਤੇ ਐਰੀਆ ਦੇ ਫੁੱਲਾਂ ਨਾਲ, ਸਹੀ ਅਰਥਾਂ ਵਿੱਚ ਪੂਰੀ ਤਰ੍ਹਾਂ ਢੋਕੀਆਂ 
ਹੋਈਆਂ ਸਨ। ਇੰਕ ਵਾਰੀ ਤਾਂ ਮੈ ਐਜਨ ਦੇ ਇੰਕ-ਇਕੋਲੇ ਰੁੱਖ 'ਤੇ ਐਰੀਆ ਦੀਆਂ 
ਦੋ ਸੋ ਤੋਂ ਵੀ ਵੱਧ ਵੇਲਾਂ ਗਿਣੀਆਂ ਸਨ ਅਤੇ ਫਿਰ ਗਿਣਤੀ ਕਰਨੀ ਛਡ ਦਿੱਤੀ ਸੀ. 
ਭਾਵੇਂ ਕਿ ਇਹ ਗਿਣਤੀ ਰੌਂਖ 'ਤੇ ਵੇਖੀਆਂ ਜਾਣ ਵਾਲੀਆਂ ਵੇਲਾਂ ਦੀ ਕੁਲ ਗਿਣਤੀ ਦੀ 
ਇੰਕ-ਤਿਹਾਈ ਤੋ ਵੀ ਘੋਟ ਸੀ। 

ਜਿਵੇਂ ਕਿ ਪਹਿਲਾਂ ਜ਼ਿਕਰ ਕੀਤਾ ਗਿਆ ਹੈ, ਮਹਾਬਲੋਸ਼ਵਰ ਵਿੱਚ ਇਹ ਰੁਖ, ਮਾਰਚ 
ਦੇ ਔਧ ਵਿੱਚ ਭਰ ਖੇੜੇ ਵਿਚ ਹੁੰਦਾ ਹੈ ਅਤੇ ਉਸ ਥਾਂ ਦੇ ਸੋਭ ਤੋਂ ਦਿਲਕਸ਼ ਦਿਸ਼ਾਂ ਵਿਚੋਂ 
ਇੱਕ ਹੁੰਦਾ ਹੈ, ਭਾਵੇਂ ਕਿ ਵਣ-ਜਵਾਲਾ ਦੇ ਦ੍ਰਿਸ਼ ਜਿੰਨਾ ਸਾਫ਼ ਅਤੇ ਸ਼ੋਖ਼, ਜਾਂ 'ਕਾਰਵੀ' 
ਦੇ ਪੋਦਿਆਂ ਦੀ ਬਹੁਲਤਾ ਵਾਲਾ ਨਹੀਂ ਹੁੰਦਾ, ਪਰ ਫਿਰ ਵੀ ਇਹ ਇੱਕ ਖ਼ੁਸ਼ਨਮਾ ਦ੍ਰਿਸ਼ 
ਜ਼ਰੂਰ ਹੁੰਦਾ ਹੈ। 


26. ਨਾਗਵਲੀ 


(ਕੁਲ : ਰੂਬੀਏਸੀ) 


ਹਿੰਦੀ - ਪੇਦੀਨਾ, ਬੰਗਾਲੀ - ਨਾਗਬਲੀ, ਮਰਾਠੀ - ਭੁਤਕਾਸ ਜਾਂ ਭੁਤਕੇਸਾ. 
ਤਾਮਿਲ - ਵੈਲਾਈਇਲਾਈ, ਮਲਿਆਲਮ - ਪਾਰਾਥੋਲ 

ਪਛਮੀ ਘਾਟ ਜਾਂ ਨੀਲਗਿਰੀ ਦੀਆਂ ਪਹਾੜੀਆਂ ਵਿਚੋਂ ਦੀ ਜਾਂ ਦਾਰਜੀਲਿੰਗ ਦੇ ਨੇੜੇ 
-ਤੋੜੇ ਸਫ਼ਰ ਕਰਦਿਆਂ. ਤੁਸੀਂ ਅਕਸਰ, ਇੱਕ ਕਾਫ਼ੀ ਵੋਂਡੀ ਸਾਰੀ ਝਾੜੀ ਜਾਂ ਗੂੜ੍ਹੇ ਹਰੇ 
ਪੋਤਿਆਂ ਵਾਲਾ ਇੱਕ ਛੋਟਾ-ਜਿਹਾ ਰੁੱਖ ਵੇਖੋਗੇ, ਜਿਸ ਦੇ ਪੌਤਿਆਂ ਵਿਚਾਲੇ 
ਕਦੇ-ਕਦੇ ਇੱਕ ਬਹੁਤ ਵੌਡਾ ਬਿਲਕੁਲ ਹੀ ਸਫ਼ੈਦ ਜਾਂ ਮਲਾਈ-ਰੰਗਾ ਸਫ਼ੈਦ ਪੌਤਾ ਹੁੰਦਾ 
ਹੈ। ਇਹ ਵੱਡਾ ਸਾਰਾ ਸਫ਼ੈਦ ਪੌਤਾ ਕਿਸੇ ਇੰਕ ਪੋਤੀ ਜਾਂ ਦਲ-ਪੁੌੰਜ ਪੌਤਰ ਦੇ ਵਾਧੇ ਦਾ 
ਸਿੱਟਾ ਹੁੰਦਾ ਹੈ। ਅਜਿਹੇ ਰੁੱਖਾਂ ਦਾ ਸੰਬੰਧ ਮੁੱਸੇਂਡਾ ਪ੍ਰਜਾਤੀ ਨਾਲ ਹੈ। ਅਕਸਰ ਸਾਨੂੰ 
ਖੇਤੀ ਅਈਨ ਕ੍ਰਂਝ ਅਜਿਹੀਆਂ ਜਾਤੀਆਂ ਵੀ ਵੇਖਣ ਨੂੰ ਮਿਲਦੀਆਂ ਹਨ. ਜਿਹਨਾਂ ਵਿੱਚ 
ਇਸ ਦਲ-ਪੁੰਜ ਪੰਤਰ ਦਾ ਰੰਗ ਥੋੜ੍ਹਾ ਬਹੁਤ ਜ਼ਰਦ, ਮਲਾਈ ਵਰਗਾ ਜਾਂ ਸਫ਼ੈਦ ਹੁੰਦਾ 
ਹੈ। ਭਾਰਤ ਦੇ ਵੱਖ-ਵੌਖ ਹਿੱਸਿਆਂ ਵਿੱਚ ਨਾਗਵਲੀ ਦੀਆਂ ਘੋਟੋ-ਘੋਟ ਦੋ ਜਾਤੀਆਂ ਆਮ 
ਮਿਲਦੀਆਂ ਹਨ -- ਇੱਕ 'ਮੁਸੇਂਡਾ ਫ਼ਰੋਂਡੋਸਾ ਲਿੰਨ ਜਿਸਦੇ ਪੋਤੇ ਨਿਸਚਿਤ ਤੌਰ 'ਤੇ 
ਲੂੰਅ ਰਹਿਤ ਹੁੰਦੇ ਹਨ। ਕਲਕੱਤੇ ਦੇ ਬਨਸਪਤ ਵਿਗਿਆਨਕ ਬਗਗ਼ ਵਿੱਚ, ਨਾਗਵਲੀ 
ਦੀ ਫ਼ਿਲੀਪਾਈਨਜ਼ ਤੋਂ ਲਿਆਂਦੀ ਗਈ ਇੱਕ ਅਜਿਹੀ ਜਾਤੀ ਹੈ, ਜੋ ਕਿ ਬਹੁਤ ਹੀ ਰੰਗੀਨ 
ਦ੍ਰਿਸ਼ ਪੇਸ਼ ਕਰਦੀ ਹੈ। 

ਵਰਣਨ 

ਨਾਗਵਲੀ ਇੱਕ ਸਿੱਧੀ ਵਧਣ ਵਾਲੀ ਝਾੜੀ ਜਾਂ ਛੋਟਾ ਜਿਹਾ ਰੋਂਖ ਹੈ, ਜੋ 
2-6 ਮੀਟਰ ਉੱਚਾ ਹੁੰਦਾ ਹੈ। ਕਈ ਵਾਰ ਜੰਗਲ ਦੇ ਸਿਰਿਆਂ 'ਤੇ, ਇਹ ਏਧਰ-ਉਧਰ 
ਫੈਲਰਨ ਵਾਲੀ ਝਾੜੀ ਜਿਹੀ ਬਣ ਜਾਂਦਾ ਹੈ ਅਤੇ ਆਪਣੀਆਂ ਲਚਕਦਾਰ ਸ਼ਾਖ਼ਾਂ ਨਾਲ 
ਉੱਪਰ ਚੜ੍ਹ ਜਾਂਦਾ ਹੈ। ਇਸ ਪੋਦੇ ਦਾ ਸੰਬੰਧ 'ਰੂਬੀਏਸੀ' ਵਰਗ ਨਾਲ ਹੈ। ਇਸ ਦਾ 
ਮਤਲਬ ਇਹ ਹੈ ਕਿ ਪੋਤੇ ਇਕ-ਦੂਸਰੇ ਦੇ ਆਹਮਣੇ-ਸਾਹਮਣੇ, ਜੋੜਿਆਂ ਵਿਚ ਨਿਕਲਦੇ 
ਹਨ। ਪੌਤੇ ਆਂਡੇ ਦੀ ਸ਼ਕਲ ਦੇ ਹੁੰਦੇ ਹਨ, ਲੌਂਗਭਗ 1288 ਸੈਂਟੀਮੀਟਰ ਆਕਾਰ ਦੈ, 
ਉਪਰੋਂ ਬਹੁਤ ਹੌਦ ਤੌਂਕ ਲੂੰਦਾਰ, ਹੇਠਲੀਆਂ ਰਗਾਂ 'ਤੇ ਲੂੰਅ ਵਧੇਰੇ ਹੰਦੇ ਹਨ, ਉਹ ਗੋਲ 
ਗੋਲ ਜਾਂ ਮੁੱਢ ਵਲ ਪਤਲੇ ਹੁੰਦੇ ਹਨ. ਸਿਰੇ ਵਲ ਨੂੰ ਵੀ ਪਤਲੇ ਹੁੰਦੇ ਹਨ। ਕੇਂਦਰੀ ਰਗ, 
ਦੋਵਾਂ ਪਾਸਿਆਂ 'ਤੇ ਵਧੇਰੇ ਉਘੜਵੀਂ' ਹੁੰਦੀ ਹੈ, ਪਾਸਿਆਂ ਦੀਆਂ ਰਗਾਂ ਗਿਣਤੀ ਵਿੱਚ 
ਲਗਭਗ ਔਠ ਜੋੜੇ ਹੁੰਦੀਆਂ ਹਨ, ਜੋ ਕੇਂਦਰੀ ਵੌਡੀ ਰਗ 'ਤੇ ਇੱਕ ਖ਼ਾਸ ਕੋਣ 'ਤੇ 





ਚਿੱਤਰ 12. ਨਾਗਵਲੀ (ਮੁੰਸੇਂਡਾ ਫ਼ਰੋਂਡੋਸਾ ਲਿੰਨ) 


ਨਾਗਵਲਾੀੰਂ 77 


ਹੁੰਦੀਆਂ ਹਨ। ਪਤੇ ਦੀ ਉੱਂਪਰਲੀ ਪਰਤ ਗੂੜ੍ਹੀ ਹਰੀ ਹੁੰਦੀ ਹੈ ਅਤੇ ਹੇਠਲੀ ਪਰਤ ਪੀਲੀ। 
ਫੌਲ ਬਹੁਤੇ ਵੱਡੇ-ਵੌਡੇ ਨਹੀਂ ਹੁੰਦੇ । ਜੰਗਲੀ ਪੋਦਿਆਂ ਵਿਚ ਫੁਲ ਅੰਦਰਲੇ ਪਾਸਿਉ' ਆਮ 
ਤੌਰ 'ਤੇ ਸੰਤਰੀ ਅਤੇ ਬਾਹਰਲੇ ਪਾਸਿਉਂ' ਭੂਰੇ-ਤੂਸਲੇ ਹੁੰਦੇ ਹਨ। ਉਹ ਕਾਫ਼ੀ ਵੇਡੀਆਂ- 
ਵੱਡੀਆਂ ਅਤੇ ਖੁਲ੍ਹੀਆਂ-ਖੁਲ੍ਹੀਆਂ ਲੌਂਗਰਾਂ-ਜਿਹੀਆਂ 'ਤੇ ਲੌਂਗਦੇ ਹਨ। ਗ਼ੈਰ ਤਕਨੀਕੀ 
ਸ਼ਬਦਾਂ ਵਿੱਚ ਆਖਣਾ ਹੋਵੇ, ਤਾਂ ਕਿਹਾ ਜਾ ਸਕਦਾ ਹੈ ਕਿ ਉਹ ਵੌਡੇ-ਵੌਡੇ ਢਿੰਲੋ-ਢਿੱਲੋ 
ਗੌਛਿਆਂ 'ਚ ਲੱਗਦੇ ਹਨ । ਦਲ-ਖੌਜ, ਪੌਜ ਪਤੀਆਂ ਦਾ ਬਣਿਆ ਹੁੰਦਾ ਹੈ, ਜੋ ਫੋਲ ਪੈਣ 
ਵੇਲੋਂ ਆਮ ਤੌਰ 'ਤੇ 12 ਮਿਲੀਮੀਟਰ ਲੰਮਾ ਹੁੰਦਾ ਹੈ. ਹੋਲੀ-ਹੋਲੀ ਲੌਗਰ ਜਾਂ ਗੁੱਛੇ ਦੇ 
ਬਾਹਰ ਵਲ ਦੀ ਇੰਕ ਪੋਤੀ ਵੋਡੀ ਹੋਣ ਲੱਗ ਪੈਂਦੀ ਹੈ ਅਤੇ ਪਤਰ-ਨਮਾ ਬਣਤਰ ਜਿਹੀ 
ਬਣ ਜਾਦੀ ਹੈ. ਜੋ ਅਖ਼ੀਰ ਓਨੀ ਵੌਡੀ ਹੋ ਜਾਂਦੀ ਹੈ. ਜਿੰਨੇ ਵੱਡੇ ਕਿ ਪਦੇ ਦੇ ਸਾਧਾਰਨ 
ਪਤੇ ਹੁੰਦੇ ਹਨ। ਇਸ ਦਲ-ਪੌਜ ਪੰਤੇ ਦਾ ਰੰਗ ਆਮ ਤੋਰ 'ਤੇ ਮਲਾਈ ਵਰਗਾ ਸਫ਼ੈਦ 
ਹੁੰਦਾ ਹੈ. ਜੋ ਹੋਲੀ-ਹੋਲੀ ਬਦਲ ਕੇ ਮਟਮੈਲਾ ਸਫ਼ੈਦ ਹੋ ਜਾਂਦਾ ਹੈ। ਇਹ ਪਤਾ ਪੋਦੇ ਉੱਤੇ 
ਕਾਇਮ ਰਹਿੰਦਾ ਹੈ. ਜਦ ਕਿ ਹੋਰ ਸਾਰੇ ਪਤੇ ਲੋਪ ਹੋ ਜਾਂਦੇ ਹਨ। ਉਸ ਵੇਲੋਂ ਇਹ ਦਲ- 
ਪੌਜ ਪੋਤਰ ਨਿਕਲ ਰਿਹਾ ਹੁੰਦਾ ਹੈ. ਫਲ ਦੀ ਸਿਖਰ ਉੱਤੇ । ਪੁਸ਼ਪ-ਪੌਜ 2.5--3.5 
ਸੈਂਟੀਮੀਟਰ ਲੰਮੀ. ਇੰਕ ਬਹੁਤ ਹੀ ਪਤਲੀ ਜਿਹੀ ਨਲੀ ਹੁੰਦਾ ਹੈ. ਜੋ ਫੈਲ ਕੇ. ਪੋਜ- 
ਨੌਂਕਰੇ ਤਾਰੇ ਦੀ ਸ਼ਕਲ ਦੀ ਬਣਤਰ ਬਣ ਜਾਂਦਾ ਹੈ। ਨਲੀ ਦਾ ਬਾਹਰਲਾ ਪਾਸਾ ਅਤੇ 
ਪੁਸ਼ਪ-ਪੁੰਜ ਦਾ ਅੰਗ, ਭੂਸਲੇ-ਸਫ਼ੈਦ ਰੈਗ ਦਾ ਹੁੰਦਾ ਹੈ। ਫੈਲੋ ਹੋਏ ਹਿਸੇ ਦਾ ਐਦਰਲਾ 
ਪਾਸਾ ਪਹਿਲਾ ਸ਼ੋਖ਼ ਸੰਗਤਰੀ ਹੁੰਦਾ ਹੈ. ਜੋ ਹੌਲੀ ਹੋਲੀ ਫਿੱਕਾ ਪੈ ਕੇ ਘਸਸੈਲਾ ਜਿਹਾ ਜ਼ਰਦ 
ਹੋ ਜਾਂਦਾ ਹੈ। ਪੁਸਤਕਾਂ ਇਸ ਨੂੰ “ਸੁਨਹਿਰੀ ਜ਼ਰਦ” ਆਖਦੀਆਂ ਹਨ ਅਤੇ ਇਹ ਠੀਕ 
ਵੀ ਹੈ, ਜੇ ਫੁਲ ਨੂੰ ਵੇਖਣ ਵੇਲੋ ਤੁਹਾਡੇ ਵਿੱਚ ਥੋੜ੍ਹੀ ਬਹੁਤ ਕਲਪਨਾ ਸ਼ਕਤੀ ਹੋਵੇ । ਫਲ 
ਬੇਰ ਜਿਹਾ ਹੁੰਦਾ ਹੈ. 10-15 ਮਿਲੀਮੀਟਰ ਆਕਾਰ ਦਾ, ਥੋੜ੍ਹਾ ਬਹੁਤ ਗੋਲ-ਗੋਲ. ਜਾਂ ਆਂਡੇ 
ਦੀ ਸ਼ਕਲ ਦਾ. ਜਾਂ ਨਾਸ਼ਪਾਤੀ ਵਰਗਾ। ਪਹਿਲਾ ਉਹ ਹਰੇ ਰੰਗ ਦਾ ਹੁੰਦਾ ਹੈ. ਅਖ਼ੀਰ 
ਕਾਲਾ ਹੋ ਜਾਂਦਾ ਹੈ। ਉਸ ਵਿੱਚ ਬਹੁਤ ਸਾਰੇ ਬੀਜ ਹੋਦੇ ਹਨ. ਬਹੁਤ ਹੀ ਨਿੱਕੇ-ਨਿੱਕੇ. ਲਾਲ 
ਜਿਹੇ ਪੋਲੇ ਗੁਦੇਦਾਰ ਰੇਸ਼ਿਆਂ ਵਿੱਚ ਖੁੰਭੇ ਲਿਪਟੇ ਹੋਏ । 

'ਤਪਤ-ਖੌਡੀ ਹਿਮਾਲਾਈ ਸ਼ਿੰਤੇ ਵਿੱਚ ਅਤੇ ਪੌਛਮੀ ਪਹਾੜੀਆਂ ਦੇ ਨਾਲ-ਨਾਲ ਸਾਰੇ 
ਟਾਪੁਹਾਰ ਭਾਰਤ ਵਿਚ ਧੁਰ ਦੇਖਣ ਤੋਕ ਇਹ ਪੈਦਾ ਜੰਗਲੀ ਰੂਪ ਵਿੱਚ ਹੁੰਦਾ ਹੈ। ਅਕਸਰ 
ਬਾਗ਼-ਬ੍ਗ਼ੀਚਿਆਂ ਵਿੱਚ ਇਸ ਦੀ ਖੇਤੀ ਵੀ ਕੀਤੀ ਜਾਂਦੀ ਹੈ। 


ਗੁਣ 


ਡਾਈਮੋਕ ਆਪਣੀ ਪੁਸਤਕ “ਬਨਸੈਂਪਤ ਮੂਲ ਦੀਆਂ ਨਸ਼ੀਲੀਆਂ ਦਵਾਈਆਂ" ਦੇ 
ਇਤਿਹਾਸ ਵਿੱਚ ਇਸ ਪੌਦੇ ਬਾਰੇ ਲਿਖਦਾ ਹੈ - “ਇਹ ਇੱਕ ਪ੍ਰਸਿਧ ਵੇਲਨੁਮਾ ਝਾੜੀ 
ਹੈ, ਜੋ ਆਪਣੇ ਸੰਗਤਰੀ ਰੰਗ ਦੇ ਫੁੱਲਾਂ ਤੋਂ ਸੌਖ ਨਾਲ ਪਛਾਣੀ ਜਾ ਸਕਦੀ ਹੈ, ਜੋ ਕਿ 
ਦਲ-ਪੁੰਜੀ ਪੋਤੇ ਨਾਲ ਬਹੁਤ ਹੀ ਖ਼ੂਬਸੂਰਤ ਵਿਰੋਧ ਪੈਦਾ ਕਰਦੇ ਹਨ ਅਤੋ ਇਸ ਨੂੰ 
ਇੱਕ ਬਹੁਤ ਹੀ ਵਧੀਆ ਵਸਤੂ ਬਣਾ ਦਿੰਦੇ ਹਨ। ਸਾਰੇ ਫੁੱਲਾਂ 'ਤੇ ਇਹ ਪੋਤਰ-ਨੁਮਾ 
ਪੋਤੀ ਨਹੀਂ ਨਿਕਲਦੀ, ਸਗੋਂ' ਹਰੇਕ ਗੁੱਛੇ ਵਿੱਚ ਦੋ-ਤਿੰਨ ਪੌਤੀਆਂ ਹੀ ਨਿਕਲਦੀਆਂ 
ਹਨ ਅਤੇ ਕਦੇ-ਕਦੇ ਇਸ ਤਰ੍ਹਾਂ ਦੋ ਪੌਤੀਆਂ ਵਿਕਸਿਤ ਹੋ ਜਾਂਦੀਆਂ ਹਨ। ਮੁੱਸੇਂਡਾ 
ਫ਼ਰੋਂਡੋਸਾ' ਨੂੰ ਸੰਸਕ੍ਰਿਤ ਵਿੱਚ ਸਸ੍ਰੀਵਤੀ' ਆਖਦੇ ਹਨ ਅਤੇ ਉਹ, ਵਿਸ਼ਨੂੰ ਜਾਂ ਕ੍ਰਿਸ਼ਨ ਜੀ 


78 ਜਾਣੇ-ਪਛਾਣੇ ਰੁੱਖ 


ਦੇ ਸਫ਼ੈਦ ਨਿਸ਼ਾਨ ਦੇ ਕਾਰਨ, ਦੇਵੀ ਲਕਸ਼ਮੀ ਦਾ ਮਨ-ਚਾਹਿਆ ਪੋਦਾ ਹੈ। ਉਸਦਾ ਇੰਕ 
ਹੋਰ ਨਾਂ 'ਨਾਗਵਲੀ' ਹੈ। ਪਿੰਡਾਂ ਥਾਵਾਂ ਚ ਇਸ ਦੇ ਫੁਲ. ਹਾਰ ਬਣਾਉਣ ਲਈ ਵਰਤੇ 
ਜਾਂਦੇ ਹਨ, ਜੋ ਕਿ ਖ਼ੁਸ਼ੀ ਅਤੇ ਜਸ਼ਨ ਆਦਿ ਦੇ ਅਵਸਰਾਂ 'ਤੇ ਦਰਵਾਜ਼ਿਆਂ ਤੇ ਬੰਨ੍ਹੇ 
ਜਾਂਦੇ ਹਨ। ਭਾਰਤ ਦੇ ਇਹਨਾਂ ਹਿੱਸਿਆਂ ਵਿਚ, ਸਾਰੇ ਪੋਦੇ ਦੀ, ਅਕਸਰ ਦੁਆਈ ਦੇ 
ਤੌਰ ਤੇ ਵਰਤੋਂ, ਕਈ ਤਰ੍ਹਾਂ ਕੀਤੀ ਜਾਂਦੀ ਹੈ। ਇਸ ਦੇ ਪੌਤਿਆਂ ਅਤੇ ਫਲਾਂ ਦਾ ਰਸ 
ਔਖਾਂ ਧੋਣ ਤੇ ਸਾਫ਼ ਕਰਨ ਲਈ ਵਰਤਿਆ ਜਾਂਦਾ ਹੈ। ਆਖਿਆ ਜਾਂਦਾ ਹੈ ਕਿ ਇਸ 
ਨਾਲ ਅਖਾਂ ਦਾ ਧੰਦਲਾਪਨ ਹਟ ਜਾਂਦਾ ਹੈ। ਉਹੀ ਪਾਣੀ ਭਰੇ ਛਾਲਿਆਂ ਅਤੇ ਫੋੜਿਆਂ 
ਉੱਤੇ ਲਾਇਆਂ ਜਾਂਦਾ ਹੈ ਅਤੇ ਦੋਹਾਂ ਹਾਲਤਾਂ ਵਿਚ ਹੀ ਪ੍ਰਭਾਵਕਾਰੀ ਕਿਹਾ ਜਾਂਦਾ ਹੈ। 


ਆ 


ਫੌਲ-ਫੁਲਾਕਾ 
ਇਸ ਪੌਦੇ ਨੂੰ ਫੋਲ-ਫੁਲਾਕਾ ਮੋਨਸੂਨ ਦੇ ਪਿਛਲੇ ਹਿੱਸੇ ਚ ਅਤੇ ਸੁਰੂ ਸਿਆਲ ਦੇ ਦੌਰਾਨ 
ਪੈਂਦਾ ਹੈ, ਪਰ ਸਫ਼ੈਦ ਦਲ-ਪੁੰਜੀ ਪੌਤਾ, ਪੋਦੇ ਉੱਤੇ ਅਮਲੀ ਰੂਪ ਵਿੱਚ ਲੌਂਗਭਗ ਸਾਰਾ 
ਸਾਲ ਹੀ ਵੇਖਿਆ ਜਾ ਸਕਦਾ ਹੈ। 

ਪੋਦੇ ਦਾ ਨਸਲ-ਵਾਧਾ ਕਲਮਾਂ ਜਾਂ ਬੀਅ ਲਾ ਕੇ ਸਹਿਜੇ ਹੀ ਕੀਤਾ ਜਾ ਸਕਦਾ 
ਹੈ, ਇਸ ਲਈ ਡੂੰਘੀ ਅਤੇ ਚੰਗੀ ਪਾਣੀ-ਲੌਂਗ ਜ਼ਮੀਨ, ਬਹੁਤ ਵਧੀਆ ਰਹਿੰਦੀ ਹੈ ਪਰ 
ਇਹ ਪੋਦਾ ਹਲਕੀ ਭੂਮੀ ਵਿਚ ਵੀ ਚੰਗਾ ਹੋ ਜਾਂਦਾ ਹੈ। 


27. ਹਾਰ-ਸ਼ਿੰਗਾਰ 


ਨਿਕਟੈਨਥੈਸ ਆਰਬੋਰ ਟਾਈਸੰਟਸ ਲਿੰਨ 
(ਕੁਲ : ਓਲੀਏਸੀ) 


ਹਿੰਦੀ-ਹਾਰ, ਹਾਰ-ਸ਼ਿੰਗਾਰ, ਸਾਹਰਵਾ, ਸਿਉਲੀ, ਬੰਗਲਾ - ਹਾਰ ਸਿੰਗਾਰ,ਸੈਪਤਾਲਿਕਰ, 
ਮਰਾਠੀ - ਪਾਂਰੀਜਾਤਕ, ਤਾਮਿਲ - ਮਾਂਜਾਪੁ 


ਭਾਰਤ ਦੇ ਕੁੱਝ ਹਿੱਸਿਆਂ ਵਿਚ 'ਹਾਰ ਸ਼ਿੰਗਾਰ' ਦੇ ਰੌਂਖ ਨੂੰ ਆਮ ਪ੍ਰਚੌਲਤ ਬੇਲੀ ਵਿੱਚ 
'ਰਾਤ ਦੀ ਰਾਣੀ' ਵੀ ਆਖਦੇ ਹਨ, ਜੋ ਇਸ ਗੌਲ ਦਾ ਸੰਕੇਤ ਹੈ ਕਿ ਇਸ ਦੇ ਫੁਂਲ ਤ੍ਰਿਕਾਲਾਂ 
ਵੇਲੈ ਖਿੜਦੇ ਹਨ ਅਤੇ ਸਾਰੀ ਰਾਤ ਬਹੁਤ ਹੀ ਸੁਖਾਵੀਂ ਅਤੇ ਜ਼ੋਰਦਾਰ ਮਹਿਕ ਖਿਲਾਰਦੇ 
ਹਨ । ਦਿਨ ਚੜ੍ਹਨ ਵੇਲੋ ਫੌਂਲ ਝੜ ਜਾਂਦੇ ਹਨ । ਜਾਤੀਗਤ ਨਾਂ 'ਨਿਕਟੈਨਥੈਸ' ਦਾ ਨਿਕਾਸ 
ਯੂਨਾਨੀ ਸ਼ਬਦਾਂ ਤੋਂ ਹੋਇਆ ਹੈ, ਜਿਹਨਾਂ ਦਾ ਅਰਥ ਬਣਦਾ ਹੈ. “ਰਾਤਰੀ ਫੁਲ ।” 
ਵਿਸ਼ੇਸ਼ ਨਾਂ “ਆਰਬੋਰ ਟ੍ਰਾਈਸਟਿਸ” ਦਾ ਅਰਥ ਹੈ, “ਉਦਾਸ ਰੌਂਖ। ਇਸ ਸ਼ਬਦ ਦਾ 
ਨਿਕਾਸ ਸ਼ਾਇਦ, ਰੁੱਖ ਦੀ ਦਿਨ-ਵੇਲੋ ਦੀ ਦਿੱਖ ਤੋਂ, ਜਾਂ ਫਿਰ ਇਸ ਰੋਂਖ ਨਾਲ ਸੰਬੰਧਿਤ 
ਪਰੰਪਰਾਗਤ ਭਾਰਤੀ ਕਥਾ ਤੋਂ ਹੋਇਆ ਪ੍ਰਤੀਤ ਹੁੰਦਾ ਹੈ। 


"4 4 
।ਊ 77 ' ੯੧. 
ਛੁ 2 ਨਲ 
| ਲਿ ੨੧੭੭ 
੨੬੬ 
ਸੀ "<< ਡਾ ਰੁ 
੧ 





80 ਜਾਣ-ਪਛਾਣ ਰੁੱਖ 


ਧਾਰਮਿਕ ਵਰਤੋਂ 

ਇਸ ਰੁੱਖ ਦੇ ਫੋਲ ਹਿੰਦੂ ਪੁਜਾ-ਪਾਠ ਵਿਚ, ਖ਼ਾਸ ਤੌਰ 'ਤੇ ਕ੍ਰਿਸ਼ਨ ਜੀ ਮਹਾਰਾਜ ਨਾਲ 
ਸੰਬੰਧਿਤ ਪੂਜਾ-ਪ੍ਰੋਸਤਿਸ਼ ਵਿਚ ਵਰਤੋ ਜਾਂਦੇ ਹਨ। ਆਖਿਆ ਜਾਂਦਾ ਹੈ ਕਿ ਕ੍ਰਿਸ਼ਨ ਜੀ 
ਇਹ ਰੌਂਖ ਆਪਣੀ ਪਤਨੀ, ਸੋਤਿਆਭਾਮਾ ਲਈ, ਸਵਰਗ ਤੋ' ਲਿਆਏ ਸਨ। ਵਿਸ਼ਨੂ 
ਪੁਰਾਣ ਵਿੱਚ 'ਪਾਰੀਜਾਤਕਾ` ਨਾਂ ਦੇ ਮੂਲ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਗਈ ਹੈ, 
“ਇਹ ਝਾੜੀ ਇੱਕ ਰਾਜੋ ਦੀ ਧੀ ਸੀ, ਜਿਸ ਦਾ ਨਾਂ ਪਾਰੀਜਾਤਕਾ ਸੀ।.ਉਸ ਦਾ ਸੂਰਜ 
ਦੇਵਤਾ ਨਾਲ ਪ੍ਰੈਮ ਹੋ ਗਿਆ ਜਿਸ ਨੇ ਛੇਤੀ ਹੀ ਉਸ ਵਲੋਂ ਮੁੰਹ ਮੋੜ ਲਿਆ। ਇਸ ਉਤੇ 
ਉਹਨੇ ਆਤਮ-ਹੌਂਤਿਆ ਕਰ ਲਈ। ਉਸ ਨੂੰ ਸਾੜ ਦਿੱਤਾ ਗਿਆ। ਉਸ ਦੀ ਸੁਆਹ ਵਿਚੇਂ, 
ਇਹ ਝਾੜੀ ਉੱਗੀ। ਇਸੇ ਲਈ ਇਹ ਝਾੜੀ ਸਵੇਰੇ ਵੇਲੇ ਆਪਣੇ ਫੁਲ ਕੇਰਦੀ ਹੈ, ਕਿਉਂਕਿ 
ਇਹ ਸੂਰਜ ਦੀ ਤੌਕਣੀ ਬਰਦਾਸ਼ਤ ਨਹੀਂ ਕਰ ਸਕਦੀ।" ਵਾਕਈ ਇਹ ਦੁੱਖ ਭਰੀ ਗਾਥਾ 
ਹੈ. ਜੋ ਇਸ ਦੇ ਨਾਂ “ਉਦਾਸ ਰੌਂਖ" ਨੂੰ ਪੂਰੀ ਤਰ੍ਹਾਂ ਤਰਕ-ਸੈਗਤ ਦਰਸਾਉਂਦੀ ਹੈ। 
ਵੰਡ 

ਇਹ ਰੁਖ ਹਿਮਾਲਾ ਪਰਬਤ ਦੀਆਂ ਨੀਵੀਆਂ ਪਹਾੜੀਆਂ ਤੋਂ' ਲੈ ਕੇ. ਦੌਖਣ ਵਲ ਨੂੰ, 
ਸਾਰੇ ਹੀ ਭਾਰਤ ਵਿਚ ਪਾਇਆ ਜਾਂਦਾ ਹੈ। ਪਰ ਜ਼ਿਆਦਾ ਇਹ ਬਾਗ ਬਗੀਚਿਆਂ ਵਿੱਚ 


ਬੀਜਿਆਂ ਜਾਂਦਾ ਹੈ। ਇਸ ਦੇ ਫੁਲਾਂ ਦੀ ਸੁਗੰਧ ਨਿਸ਼ਦੇ ਹੀ ਇਸ ਨੂੰ ਵਧੀਆ ਬਾਗਾਂ ਵਿਚ. 
ਇੱਕ ਆਦਰ-ਯੋਗ ਥਾਂ ਦਿਵਾਉਂਦੀ ਹੈ। 


ਵਰਣਨ 

ਇਹ ਇੱਕ ਝਾੜੀ ਜਾਂ ਛੋਟਾ-ਜਿਹਾ ਰੁੱਖ ਹੁੰਦਾ ਹੈ ਜੋ ਮੁਸ਼ਕਿਲ ਨਾਲ ਹੀ ਚਾਰ ਮੀਟਰ 
ਤੋਂ ਵਧ ਉੱਚਾ ਹੁੰਦਾ ਹੈ। ਪਤੇ ਇੱਕ ਦੂਸਰੇ ਦੇ ਆਹਮਣੇ-ਸਾਹਮਣੇ, ਜੋੜਿਆਂ ਦੇ ਰੂਪ ਵਿੱਚ 
ਨਿਕਲਦੇ ਹਨ, ਜੋ 5-1082%-4 ਸੈਂਟੀਮੀਟਰ ਆਕਾਰ ਦੇ ਹੁੰਦੇ ਹਨ। ਉਹ ਉਪਰਲੇ 
ਪਾਸੇ ਤੋ' ਬਹੁਤ ਹੀ ਖੁਰਦਰੇ ਹੁੰਦੇ ਹਨ, ਮੁੱਢ ਤੋਂ' ਲੂੰਅ ਜਿਹੇ ਵੀ ਫੁੱਟਦੇ ਹਨ। ਹੇਠਲਾ 
ਪਾਸਾ ਨਰਮ ਲੂੰਦਾਰ ਹੁੰਦਾ ਹੈ। ਫੁਲ 3-5 ਦੇ ਗੁੱਛਿਆਂ ਵਿਚ, ਪੌਤਿਆਂ ਦੇ ਮੁਂਢ ਉਤੋ ਅਤੇ 
ਸਿਰੇ ਦੀਆਂ ਛੋਟੀਆਂ ਛੋਟੀਆਂ ਲੌਗਰਾਂ ਤੇ ਨਿਕਲਦੇ ਹਨ ਜਾਂ ਫਿਰ ਸ਼ਾਖ਼ਾਂ ਦੇ ਸਿਰਿਆਂ 
'ਤੋ ਫੁੱਲਾਂ ਦੇ ਗੁੱਛੇ ਲੌਂਗਦੇ ਹਨ। ਇਸ ਦੇ ਫੁੱਲਾਂ ਦੀ ਸੁਗੈਧ ਬਹੁਤ ਹੌਕ ਤੌਕ ਮੋਤੀਏ 
ਵਰਗੀ ਜਾਂ ਫਿਰ ਇੰਕ ਹੋਰ ਪੋਦੇ “ਸੈਸਟਮ ਨੌਕਟਰਨਮ" ਵਰਗੀ ਹੁੰਦੀ ਹੈ, ਜਿਸ ਨੂੰ ਭਾਰਤ 
ਦੇ ਬਹੁਤ ਸਾਰੇ ਹਿੰਸਿਆਂ ਵਿਚ 'ਰਾਤ ਦੀ ਰਾਣੀ' ਆਖਿਆ ਜਾਂਦਾ ਹੈ। ਫੁਲਾਂ ਦਾ ਰੰਗ 
ਸਫ਼ੈਦ ਹੁੰਦਾ ਹੈ ਅਤੇ ਜਿਸ ਥਾਂ ਤੋਂ ਪੁਸ਼ਪ-ਪੁੰਜ ਆਪਣੀ ਨਲਕੀ ਤੇ ਫੈਲਰਦਾ ਹੈ, ਉਥੇ 
ਸੰਗਰਤੀ ਰੰਗ ਦਾ ਇੰਕ ਛੱਲਾ-ਜਿਹਾ ਹੁੰਦਾ ਹੈ। ਫਲ ਨਿੱਕੀਆਂ ਨਿੱਕੀਆਂ ਡੋਡੀਆਂ ਜਿਹੇ 
ਹੁੰਦੇ ਹਨ, ਜੋ ਬਹੁਤ ਹੌਦ ਤੌਂਕ ਗੋਲ-ਮੋਲ ਜਿਹੇ ਅਤੇ ਚਪਟੇ ਹੁੰਦੇ ਹਨ। ਪਤੇ ਅਕਸਰ 
ਬਹੁਤ ਵਧੀਆ ਰੋਗ-ਮਾਰ ਦੀ ਥਾਂ ਤੇ ਲੱਕੜੀ ਨੂੰ ਰੈਗ-ਰੋਗਨ ਕਰਨ ਵਾਸਤੇ ਵਰਤੇ ਜਾਂਦੇ 
ਹਨ। ਰੁਖ ਬਹੁਤ ਸਖ਼ਤ ਜਾਨ ਹੁੰਦਾ ਹੈ ਅਤੇ ਲੋਂਗਭਗ ਕਿਸੇ ਵੀ ਕਿਸਮ ਦੀ ਜ਼ਮੀਨ 
ਵਿਚ ਬੀਅ ਜਾ ਪਨੀਰੀ ਲਾ ਕੇ ਉਗਾਇਆ ਜਾ ਸਕਦਾ ਹੈ। ਪਰ ਜ਼ਮੀਨ ਬਹੁਤੀ ਭਾਰੀ 
ਨਹੀਂ ਹੋਣੀ ਚਾਹੀਦੀ। 


28. ਭਾਰਤ ਦੇ ਕੁਝ ਵਧੇਰੇ ਜਾਣੇ-ਪਛਾਣੇ ਤਾੜ 


ਜੋ ਵੀ ਵਿਦੇਸ਼ੀ ਯਾਤਰੀ ਸਮੁੰਦਰ ਰਾਹੀਂ ਭਾਰਤ ਆਉਂਦੇ ਹਨ। ਉਹਨਾਂ ਲਈ ਸੌਭੁ ਤੋਂ 
ਦਿਲਕਸ਼ ਅਤੇ ਪ੍ਰਭਾਵਸ਼ਾਲੀ ਦ੍ਰਿਸ਼ ਹੈ, ਸਾਡੇ ਦੇਸ਼ ਦਾ ਸਾਹਿਲ, ਜਿਸ ਦੇ ਨਾਲ-ਨਾਲ 
ਨਾਰੀਅਲ ਦੇ ਰੁੱਖਾਂ ਦੀ ਕਿਨਾਰੀ ਹੈ। ਜਦ ਕੋਈ ਸੈਲਾਨੀ ਸਵੇਰੇ-ਸਵੇਰੇ ਬੈਬਈ ਪਹੁੰਚਦਾ 
ਹੈ. ਤਾਂ ਸਾਹਿਲ 'ਤੇ ਲੌਂਗੇ ਨਾਰੀਅਲ ਦੇ ਰੌਖਾਂ ਦੀਆਂ ਏਧਰ-ਉਧਰ ਹਿਲਦੀਆਂ ਅਤੇ 
ਖ਼ੁਸ਼-ਆਮਦੀਦ ਆਖਦੀਆਂ ਬਾਹਵਾਂ ਅਤੇ ਉਹਨਾਂ ਦੇ ਵਿਚੋਂ ਦੀ ਚੜ੍ਹਦੇ ਸੂਰਜ ਦੀਆਂ 
ਛਣ-ਛਣ ਕੋ ਆਉਂਦੀਆਂ ਕਿਰਨਾਂ ਦਾ ਰੰਗ-ਸੁਰੰਗਾ ਖ਼ੁਸ਼ਨੁਮਾ ਦ੍ਰਿਸ਼ ਉੱਸ ਨੂੰ ਵੇਖਣ ਨੂੰ 
ਮਿਲਦਾ ਹੈ। ਨਾਰੀਅਲ ਨਿਸ਼ਚੇ ਹੀ ਕਿਸੇ ਮਹਾਨ ਕਵੀ ਲਈ ਇੰਕ ਯੋਗ ਵਿਸ਼ਾ ਹੈ, ਨਾਲ 
ਹੀ ਉਹ ਬਨੌਂਸਪਤ-ਵਿਗਿਆਨੀ. ਸਮਾਜ-ਸ਼ਾਸਤਰੀ ਅਤੇ ਇੰਕ ਸਾਧਾਰਨ ਆਦਮੀ ਲਈ 
ਵੀ ਉਨੋ ਹੀ ਢੁਕਵੇਂ ਹਨ। ਮੋਜੂਦਾ ਲੜੀ, ਸਾਡੇ ਦੇਸ਼ ਦੇ ਵਧੇਰੇ ਆਮ ਨਾਰੀਅਲ ਅਤੇ 
ਤਾੜ ਦੇ ਰੁੱਖਾਂ ਦੇ ਥੋੜ੍ਹੇ-ਬਹੁਤ ਵਰਣਨ ਤੋਂ ਬਗੈਰ ਮੁਕੰਮਲ ਨਹੀ' ਹੋਵੇਗੀ। 
ਇਸ ਵਿਸ਼ੇ 'ਤੇ ਇਕ ਬਹੁਤ ਹੀ ਖ਼ੂਬਸੂਰਤ ਪੁਸਤਕ ਹੈ, ਈ. ਬਲੈਟਰ ਦੀ 
“ਬਰਤਾਨਵੀ ਭਾਰਤ ਅਤੇ ਸ੍ਰੀ ਲੰਕਾ ਦੇ ਤਾੜ”. ਜੇ ਆਕਸਫ਼ੋਰਡ ਯੂਨੀਵਰਸਿਟੀ ਪ੍ਰੈੱਸ ਨੇ 
ਪ੍ਰਕਾਸ਼ਿਤ ਕੀਤੀ ਹੈ। ਇਸ ਕਾਂਡ ਦੇ ਨਾਲ. ਜੋ ਚਿੱਤਰ ਦਿੱਤੇ ਗਏ ਹਨ, ਉਹ ਪ੍ਰਕਾਸ਼ਕ 
ਦੀ ਇਜਾਜ਼ਤ ਨਾਲ ਉਸੇ ਪੁਸਤਕ ਵਿਚੋਂ ਲਏ ਗਏ ਹਨ। ਦਿਲਚਸਪੀ ਰੌਖਣ ਵਾਲੇ 
ਪਾਠਕ ਵਧੇਰੇ ਵਿਸਥਾਰ ਵਾਸਤੇ. ਇਹ ਪੁਸਤਕ ਵੇਖ-ਵਾਚ ਸਕਦੈ ਹਨ। 
ਬਨੌਂਸਪਤ-ਵਿਗਿਆਨ ਵਿਚ ਰੁਚੀ ਰੌਖਣ ਵਾਲੋ ਪਾਠਕ. ਤਾੜ ਦੀਆਂ ਮੁਖ ਕਿਸਮਾਂ 

ਵਿੱਚ ਨਿਖੇੜ ਕਰ ਸਕਣ. ਉਹਨਾਂ ਦੀ ਸਹਾਇਤਾ ਲਈ ਹੇਠ ਲਿਖੀ ਕੁੰਜੀ ਲਾਭਕਾਰੀ 
ਸਿੱਧ ਹੋ ਸਕਦੀ ਹੈ। 

ਪੌਖੋ ਵਰਗੇ ਪੱਤੋ. ਲੱਗਭਗ ਜਿੰਨੋ ਚੌੜ ਓਨੌ ਲੰਮੇ . . . . . . ਬੋਰਾਸਸ 

ਪੌਖਾਂ ਵਰਗੇ ਪੌਤੇ. ਜਿੰਨੇ ਚੌੜ. ਉਸ ਤੋਂ ਕਿਤੋਂ ਵਧੇਰੇ ਲੰਮੇ । 

ਤਣੌ ਦਾ ਵਿਆਸ' ਲੱਗਭਗ ਤੀਹ ਸੈਂਟੀਮੀਟਰ : 


ਭੂਰੇ ਜਿਹੋ ਰੰਗ ਦਾ . . . . . ਰਾਏਸਟੋਨੀਂ 

ਤਣਾ ਨਿਕਲਿਆ ਹੋਵੇ ਬਾਹਰ ਅੱਧ-ਜਿਹੇ ਦੇ ਕੋਲੋਂ 
ਜਾਂ ਫਿਰ ਹੈਠੋ' ਖ਼ੁਰਦਰਾ, ਭੂਰੋਂ ਜਾਂ ਕਾਲ ਰੰਗ ਦਾ , 
ਤਣਾ ਬਹੁਤ ਖੁਰਦਰਾ ਪੌਤਿਆਂ ਦੇ ਡੰਠਲਾਂ ਦੇ 


ਪਿਆਂ ਦੀਆਂ ਡਡੀਂ ਦੇ ਮੱਚ ਸਬਈ ਨਹੀ ਵਾ ਕੌਕੋਸ 


82 ਜਾਣੇ-ਪਛਾਣੇ ਰੁੱਖ 


ਉੱਚਾ ਤਾੜ 
ਬੋਰੈਸਸ ਫ਼ਲੰਬੈਲੀਫ਼ਰ ਲਿੰਨ 


ਇਸ ਰੁੱਖ ਨੂੰ ਹਿੰਦੀ, ਬੰਗਾਲੀ, ਮਰਾਠੀ ਆਦਿ ਵਿਚ ਤਾਲ ਜਾਂ ਤਾੜ ਜਾਂ ਤਾਡ 
ਜਾਂਦਾ ਹੈ। 

ਇਸ ਰੋਂਖ ਦਾ ਮੂਲ ਦੇਸ਼ ਭਾਰਤ ਹੀ ਹੈ। ਇਹ ਰੋਂਖ ਗੰਗਾ ਦਰਿਆ ਦੇ ਉਪਰਲੇ 
ਪਾਸੇ ਤੋਂ ਲੈ ਕੇ, ਦੇਖਣ ਵਲ ਧੁਰ ਕੰਨਿਆ ਕੁਮਾਰੀ ਤੋਕ ਅਤੇ ਉਸ ਤੋਂ' ਵੀ ਪਰ੍ਹੇ ਪਾਇਆ 
ਜਾਂਦਾ ਹੈ। ਬੰਬਈ ਦੇ ਨੋੜੋ-ਤੇੜੇ ਦੀਆਂ ਪਹਾੜੀਆਂ 'ਤੇ. ਇਹ ਬਹੁਤ ਹੀ ਆਮ ਹੋਣ ਵਾਲਾ 
ਰੁਖ ਹੈ। 

'ਬੋਰੈਸਸ' ਯੂਨਾਨੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ “ਕੌਂਚੇ ਫੌਲਾਂ ਵਾਲੀ 
ਖਜੂਰ ਦਾ ਵਧਦਾ ਹੋਇਆ ਰੂਪ।" ਲਿੰਨ ਨੋ ਇਸਦਾ ਨਾਂ ਇਸਨੂੰ ਇਕ ਤਾੜ ਦਾ ਫੁੱਖ 
ਸਮਝ ਕੇ ਰਖਿਆ। 

ਇਸ ਤਾੜ ਦਾ ਰੋਂਖ 20-30 ਮੀਟਰ ਉੱਚਾ ਹੁੰਦਾ ਹੈ। ਉਸ ਦਾ ਵਿਆਸ 
50-75 ਸੈਂਟੀਮੀਟਰ ਹੁੰਦਾ ਹੈ। ਪੁਰਾਣੇ ਤਣਿਆਂ 'ਤੇ ਝੜ ਚੁੱਕੇ ਪੌਤਿਆਂ ਦੇ ਡੂੰਘੇ ਦਾਗ਼ 
ਜਿਹੇ ਪਏ ਹੁੰਦੇ ਹਨ। ਪੰਤੇ ਪੌਖੇ ਵਰਗੇ ਹੁੰਦੇ ਹਨ, 1-1.5 ਮੀਟਰ ਵਿਆਸ ਦੇ, ਸਖ਼ਤ। 
ਪੱਤੇ ਦੇ 60-80 ਹਿੱਸੇ ਹੁੰਦੇ ਹਨ, ਪਕੀ ਤੇ ਸਖ਼ਤ ਕੇਂਦਰੀ ਰਗ ਦੇ ਨਾਲ ਨਾਲ ਮੁੜੇ 
ਹੋਏ । ਪਤੇ ਦੀ ਡੰਡੀ ਬਹੁਤ ਮਜ਼ਬੂਤ ਹੁੰਦੀ ਹੈ, 60-100 ਸੈਂਟੀਮੀਟਰ ਲੰਮੀ। ਨਰ ਤੇ ਮਾਦਾ 
- ਦੋਵਾਂ ਤਰ੍ਹਾਂ ਦੇ ਫਲਾਂ ਦਾ ਗੁੱਛਾ, ਇਕ ਵੱਡੇ ਸਾਰੇ ਵਧਾਅ ਜਾਂ ਖ਼ੋਲ ਵਿਚ ਵਲੋਟਿਆ 
ਹੋਇਆ ਹੁੰਦਾ ਹੈ, ਜੋ ਕਿਸ਼ਤੀ ਦੀ ਸ਼ਕਲ ਦਾ ਹੁੰਦਾ ਹੈ। ਫੁੱਲਾਂ ਵਾਲੀਆਂ ਸ਼ਾਖ਼ਾਂ ਨੂੰ ਕਾਫ਼ੀ 
ਮਿਕਦਾਰ ਵਿਚ ਰਸ ਮਿਲਦਾ ਰਹਿੰਦਾ ਹੈ, ਜੋ ਮਿੱਠਾ ਤੇ ਸੁਆਦਲਾ ਹੁੰਦਾ ਹੈ। ਬੇੜੀ-ਨੁਮਾ 
ਵਧਾਅ ਜਾਂ ਖ਼ੋਲ ਨੂੰ, ਸਿਰੇ ਤੋਂ ਚੀਰਨ 'ਤੇ ਰਸ ਇਕਦਮ ਬਾਹਰ ਨਿਕਲਣ ਲੌਂਗ ਪੈਂਦਾ 
ਹੈ। ਇਹ ਰਸ ਸਿੰਟੀ ਦੇ ਭਾਂਡਿਆਂ ਵਿਚ ਇਕੌਠਾ ਕਰ ਲਿਆ ਜਾਂਦਾ ਹੈ ਪਰ ਹਵਾ ਵਿਚ 
ਤਰਦੇ-ਫਿਰਦੇ ਕਈ ਤਰ੍ਹਾਂ ਦੇ ਖ਼ਮੀਰਾਂ ਦੇ ਅਮਲ ਨਾਲ, ਇਸ ਰਸ ਦਾ ਛੇਤੀ ਹੀ ਖ਼ਮੀਰ 
ਉੱਠ ਜਾਂਦਾ ਹੈ। ਖ਼ਮੀਰ ਉੱਠੇ ਰਸ ਨੂੰ, ਵਪਾਰਕ ਤੌਰ 'ਤੇ 'ਤਾੜੀ' ਆਖਿਆ ਜਾਂਦਾ ਹੈ। 
ਅਖ਼ਮੀਰਿਆ ਰਸ 'ਨੀਰਾ' ਤਾਜ਼ਗੀ-ਬਖ਼ਸ਼ ਅਤੇ ਤਾਕਤ ਦੇਣ ਵਾਲਾ ਹੁੰਦਾ ਹੈ। 

ਇਹ ਰੁੱਖ ਭਾਰਤ ਦੇ ਬਹੁਤ ਹੀ ਉਪਯੋਗੀ ਰੁੱਖਾਂ ਵਿੱਚੋ' ਹੈ। ਇਸ ਦੇ ਤਣੇ, ਘਰਾਂ 
ਦੀਆਂ ਛੱਤਾਂ ਲਈ ਸ਼ਤੀਰੀਆਂ ਵਜੋਂ ਵਰਤੇ ਜਾਂਦੇ ਹਨ। ਦਿਹਾਤੀ ਇਲਾਕਿਆਂ ਵਿਚ, 
ਇਸਦੇ ਪੌਤੇ ਝੌਂਪੜੀਆਂ ਦੀ ਛੌਤ ਲਈ ਅਤੇ ਦੇਸੀ ਕਿਸਮ ਦੀਆਂ ਪੇਂਡੂ ਛਤਰੀਆਂ 
ਬਣਾਉਣ ਲਈ ਵਰਤੋ ਜਾਂਦੇ ਹਨ। ਫਲ ਛੋਟਾ ਜਿਹਾ ਅਤੇ ਜੈੱਲੀ ਨੁਮਾ ਹੁੰਦਾ ਹੈ। ਇਹ 
ਗਰਮ ਮੋਸਮ ਵਿਚ ਬਹੁਤ ਤਾਜ਼ਗੀ-ਬਖ਼ਸ਼ ਹੁੰਦਾ ਹੈ। ਰੋਖ ਦੇ ਸਾਰੇ ਹਿੱਸੇ ਬਾਲਣ ਵਜੋਂ 
ਵਰਤੇ ਜਾਂਦੇ ਹਨ। ਇਸਦਾ ਬਾਲਣ ਬਹੁਤ ਚੰਗਾ ਹੰਦਾ ਹੈ ਅਤੇ ਤੇਜ਼ੀ ਨਾਲ ਬਲਦਾ ਹੈ। 
ਅਖ਼ਮੀਰਿਆ ਰਸ ਜਾਂ 'ਨੀਰਾ' ਜੋ ਸਵੇਰੇ-ਸਵੇਰੇ ਪੀਤਾ ਜਾਵੇ, ਤਾਂ ਸਿਹਤ ਲਈ ਖ਼ਾਸ ਤੌਰ 
'ਤੋ ਗੁਣਕਾਰੀ ਹੁੰਦਾ ਹੈ। ਖ਼ਮੀਰਿਆਂ ਰਸ- 'ਤਾੜੀ' ਵੀ "ਆਪਣੀ ਉਪਯੋਗਤਾ ਲਈ ਓਨਾ 


ਭਾਰਤ ਦੇ ਕੁਝ ਵਧੇਰੇ ਜਾਣੇ-ਪਛਾਣੇ ਤਾੜ 83 


ਹੀ ਪ੍ਰਸਿੰਧ ਅਤੇ ਕੁਵਰਤੋਂ ਲਈ ਓਨਾ ਹੀ ਬਦਨਾਮ ਹੈ।" (ਬਲੈਟਰ) 'ਅਖ਼ਮੀਰੇ ਰਸ ਨੂੰ 
ਉਬਾਲ ਕੇ ਚੀਨੀ ਜਾਂ ਰਾਬ ਬਣਾਈ ਜਾਂਦੀ ਹੈ। ਰਸ ਨੂੰ ਉਬਾਲਣ 'ਤੇ ਸ਼ਰਬਤ-ਜਿਹਾ 
ਬਣ ਜਾਂਦਾ ਹੈ। ਠੰਡਾ ਹੋਣ 'ਤੇ ਉਹ ਸਖ਼ਤ ਹੈ ਜਾਂਦਾ ਹੈ।'ਤਾੜੀ' ਨੂੰ ਸਿਰਕੇ ਵਿਚ ਬਦਲਿਆ 
ਜਾਂ ਸਕਦਾ ਹੈ। ਛੋਟੇ-ਛੋਟੇ ਪੌਦਿਆਂ ਦੀ ਸਬਜ਼ੀ ਵੀ ਬਣਦੀ ਹੈ. ਖ਼ਾਸ ਤੌਰ 'ਤੇ ਕੋਲੀ ਲੋਕ, 
ਇਸ ਦੀ ਸਬਜ਼ੀ ਬਣਾਉਂਦੇ ਹਨ । ਪੁਰਾਣੇ ਸਮਿਆਂ ਵਿੱਚ. ਇਸ ਦੇ ਪੌਤਰ ਲਿਖਾਈ ਲਈ 
ਵਰਤੇ ਜਾਂਦੇ ਸਨ. ਪਰ ਹੁਣ ਇਹ ਰਿਵਾਜ ਨਹੀਂ ਰਿਹਾ. ਕਿਉਂਕਿ ਹੁਣ ਕਾਗਜ਼ ਸਸਤਾ 
ਹੈ ਅਤੇ ਸੋਖ ਨਾਲ ਮਿਲ ਵੀ ਜਾਂਦਾ ਹੈ। 

ਭਾਰਤ ਦੇ ਕਈ ਹਿੰਸਿਆਂ ਵਿਚ ਇਹ ਤਾੜ ਸੋ ਸਾਲ ਜਾਂ ਉਸ ਤੋਂ ਵੀ ਜਿਆਦਾ ਉਮਰ 
ਦਾ ਹੋ ਜਾਂਦਾ ਹੈ। ਹਾਲਾਂ ਕਿ ਕਈ ਰੁੱਖਾਂ ਨੂੰ ਗਿੱਧ ਬਹੁਤ ਨੁਕਸਾਨ ਪਹੁੰਚਾਉਦੇ ਹਨ। ਉਹ 
ਇਹਨਾਂ ਰੌਖਾਂ 'ਤੇ ਆਲ੍ਹਣੇ ਬਣਾ ਕੇ. ਆਪਣਾ ਪੌਕ' ਟਿਕਾਣਾ ਹੀ ਬਣਾ ਲੈਂਦੇ ਹਨ ਅਤੇ 
ਆਪਣੀਆਂ ਵਿੱਠਾਂ ਅਤੇ ਹੋਰ ਗੋਦ-ਮੋਦ ਨਾਲ ਰੁੱਖਾਂ ਨੂੰ ਮਾਰ ਹੀ ਦਿੰਦੇ ਹਨ। ਇਸ ਉੱਪਰ 
ਚੜ੍ਹਨ ਵਾਲਾ ਵੇਲ ਨੁਮਾ ਔਜੀਰ ਵੀ ਇਸਨੂੰ ਬਹੁਤ ਹਾਨੀ ਪਹੁੰਚਾਉਂਦਾ ਹੈ. ਜੋ ਇਸ ਦੀ 
ਸੰਘੀ ਘੁੰਟ ਕੇ, ਇਸ ਨੂੰ ਮਾਰ ਦਿੰਦਾ ਹੈ। ਹਿੰਦੂ ਅਤੇ ਬੋਧੀ ਲੋਕ ਤਾੜ ਨੂੰ ਪਵਿੰਤਰ ਸਮਝ 
ਕੇ ਇਸ ਦੀ ਪੂਜਾ ਕਰਦੇ ਹਨ, ਸੰਭਵ ਤੋਰ ਤੇ ਇਸ ਲੀ ਕਿ ਪ੍ਰਾਚੀਨ ਸਮਿਆਂ ਵਿਚ, 
ਧਾਰਮਿਕ ਗ੍ਰੰਥ ਇਸ ਦੇ ਪੋੜਤਿਆ ਤੇ ਲਿਖੋ ਜਾਂਦੇ ਸਨ! 


ਮੱਛੀ-ਪੁਛਲ ਤਾੜ 
ਕੈਗੀਓਟਾ ਯੂਰੈਂਸ ਲਿੰਨ 


ਇਸ ਤਾੜ ਨੂੰ ਮੌਛੀ-ਪੁਛਲ ਤਾੜ ਇਸ ਲਈ ਆਖਿਆ ਜਾਂਦਾ ਹੈ. ਕਿਉਂਕਿ ਇਸ ਦੇ 
ਪਤੇ ਮੌਛੀ ਦੀ ਪੁਛ ਵਰਗੇ ਹੁੰਦੇ ਹਨ। ਇਸ ਨੂੰ ਭਾਰਤੀ ਸਾਗੋ ਤਾੜ ਵੀ ਆਖਿਆ ਜਾਂਦਾ 
ਹੈ। ਹਿੰਦੀ ਵਿਚ ਇਸ ਨੂੰ 'ਮਾੜੀ, ਮਰਾਠੀ ਵਿੱਚ 'ਬਿਰਲੀ ਮਹੋਦ` ਆਖਦੇ ਹਨ। ਕੈਰੀਓਟਾ 
ਯੂਨਾਨੀ ਸ਼ਬਦ ਹੈ, ਜਿਸ ਦਾ ਅਰਥ ਹੈ 'ਅਖ਼ਰੋਟ-ਨੁਮਾ। 

ਇਸ ਤਾੜ ਦਾ ਤਣਾ ਆਮ ਤੋਰ 'ਤੇ 6-10 ਮੀਟਰ ਉੱਚਾ ਹੁੰਦਾ ਹੈ ਪਰ ਕਦੇ ਕਦੇ 
ਉਹ 30 ਮੀਟਰ ਤੌਕ ਵੀ ਚਲਿਆ ਜਾਂਦਾ ਹੈ। ਇਸ ਦਾ ਵਿਆਸ 30 ਸੈਂਟੀਮੀਟਰ ਤੋਂ' 
ਕੁਝ ਉੱਪਰ ਹੁੰਦਾ ਹੈ ਅਤੇ ਇਹ ਕਾਫ਼ੀ ਕੂਲਾ ਤੇ ਭੂਸਲਾ ਹੁੰਦਾ ਹੈ। ਇਸ ਦੇ 
ਪਤੇ, ਭਾਰਤੀ ਤਾੜਾਂ 'ਚੋਂ ਕਿਸੇ ਵੀ ਤਾੜ ਨਾਲੋਂ, ਸੋਭ ਤੋਂ ਵਡੇ ਹੁੰਦੇ ਹਨ। ਉਹ-ਦੋ-ਪਤੀਏ 
ਹੁੰਦੇ ਹਨ, 5 ਮੀਟਰ ਤੌਕ ਲੰਮੇ ਅਤੇ 3-4 ਮੀਟਰ ਚੌੜੇ । ਪੌਤੀਆਂ ਮੌਛੀ ਦੀ ਪੂਛ ਵਰਗੀਆਂ 
ਹੁੰਦੀਆਂ ਹਨ, ਜਾਂ ਫਿਰ ਖੋਭੜੇ ਵਰਗੀਆਂ ਫ਼ਾਨੇ ਦੀ ਸ਼ਕਲ ਦੀਆਂ । ਉਹਨਾਂ ਦੀਆਂ ਰਗਾਂ 
ਬਹੁਤ ਮਜ਼ਬੂਤ ਅਤੇ ਇੱਕ ਦੂਸਰੀ ਦੇ ਸਮਾਨਔਤਰ ਹੁੰਦੀਆਂ ਹਨ, ਜੋ ਸਿਰੇ ਤੋ' ਦੰਦੇ 
ਦਾਰ ਹੁੰਦੀਆਂ ਹਨ। ਫਲ 1.8 ਸੈਂਟੀਮੀਟਰ ਆਕਾਰ ਦੇ, ਗਿਟ੍ਰਕਦਾਰ ਹੁੰਦੇ ਹਨ। 


1. ਬੈਨਥਲ, ਕਲਕੌਤਾ ਦੇ ਰੋਖ, ਪੈਨਾ 445 


੪8 " "੨ << ਚ 
੨੦2" 


੫. 
੧੧੧੯੭. 
੧੧੧੧੧੪੧੦ 2" ਜੇ 
1 1 





ਚਿੱਤਰ 14 ਉ. ਮੱਛੀ-ਪੂਛਲ ਤਾੜ (ਕੈਰੀਓਟਾ ਯੂਰੈਂਸ ਲਿੰਨ) 


< ੪੦ ਲਿਆ=== ੰ=$ 
ਗਾ 


੮, 
੨ 9੬੬. .ਹ ਵਿ 
7੮. ₹ ੧੬੨" &੬ ਦੱ 


੭ ਦੱ 
92924 .<ਜਰ0>";' ਰਣ" ੮੧-੨_੨4..੩- ;੦.-. ਇਆ 


ਟੀ ਘੜ ਯਾ 
“੮ " <” ਣਾ ੯੯ 


੧੫੦, ੨ <"" ਫੂ 


ਮਹਲਿ ੧੪=<੬<< ਲਤ ਜੀ ਪਰ 


ਨ । ਨਾਸਾਟਤੀ 066) ਅਰ 


੪% ' 2€੮` ੨ ੨੭ 
ਡਾ "੪ ੧! 


41010 


9 
੧_€ 


) 


(ਐਰਿਕਾ ਕੈਟੇਚੂ ਲਿੰਨ 


ਏ:" 42, 9 
ਡ੧, ੬੨". ,ਟ' ...<੯ 





ਚਿੱਤਰ 14 ਅ. ਸੁਪਾਰੀ ਦਾ ਰੁੱਖ 


46 ਜਾਣੋ-ਪਛਾਣੋ ਰੁੱਖ 


ਇਸ ਤਾੜ ਦਾ ਮੂਲ ਸਥਾਨ ਭਾਰਤ ਹੈ ਅਤੇ ਇਹ ਉਪ-ਹਿਮਾਲਾਈ ਇਲਾਕਿਆਂ 
ਤੋਂ ਲੈ ਕੇ, ਧੁਰ ਦੌਖਣ ਵਲ ਅਤੇ ਉਸ ਤੋਂ' ਪੜ੍ਹੋ ਵੀ ਹੁੰਦਾ ਹੈ। ਪਛਮੀ ਘਾਟ 'ਤੇ ਜੰਗਲੀ 
ਤਾੜਾਂ ਵਿੱਚੋਂ, ਇਹ ਸੋਭ ਤੋਂ ਆਮ ਹੋਣ ਵਾਲਾ ਤਾੜ ਹੈ। ਕਦੇ-ਕਦੇ ਇਹ ਬਾ਼-ਬ੍ਰਗੀਚਿਆਂ 
ਵਿਚ ਵੀ ਲਾਇਆ ਜਾਂਦਾ ਹੈ, ਜਿਥੇ ਕਿ ਇਸ ਦੇ ਛੋਟੇ-ਛੋਟੇ ਪੌਦੇ, ਆਪਣੀ ਖ਼ੂਬਸੂਰਤੀ 
ਲਈ ਬਹੁਤ ਪਸੰਦ ਕੀਤੇ ਜਾਂਦੇ ਹਨ। 

ਇਸ ਰੁਖ ਤੋਂ ਕਈ ਮਹੋਤਵਪੂਰਨ ਵਸਤਾਂ ਪ੍ਰਾਪਤ ਹੁੰਦੀਆਂ ਹਨ। ਇਸ ਦੇ 
ਫੇਸ਼ੇ, ਖ਼ਾਸ ਤੌਰ 'ਤੇ ਪੌਤਿਆਂ ਅਤੇ ਫੌਲ-ਡੰਡੀਆਂ ਦੇ ਰੇਸ਼ੇ. ਵਪਾਰਕ ਵਰਤੋਂ ਵਿਚ ਆਉਂਦੇ 
ਹਨ। ਉਹਨਾਂ ਤੇ ਹੰਢਣਸਾਰ ਰੋਸੇ ਤੇ ਰੋਸੀਆਂ ਬਣਾਈਆਂ ਜਾਂਦੀਆਂ ਹਨ ਅਤੇ ਖੁਰਦਰੇ 
ਬੁਰਸ਼ ਵੀ ਬਣਾਏ ਜਾਂਦੇ ਹਨ । ਇਸ ਤਾੜ ਦੇ ਗੁੱਦੇ ਤੋਂ ਇਕ ਕਿਸਮ ਦਾ ਆਟਾ ਬਣਾਇਆ 
ਜਾਂਦਾ ਹੈ, ਜੋ ਵਧੀਆ ਵਪਾਰਕ 'ਸਾਗੋ' ਦੇ ਮੁਕਾਬਲੇ ਦਾ ਹੁੰਦਾ ਹੈ। ਥੁੜ੍ਹ ਦੇ ਸਮੇਂ .ਗ਼ਰੀਬ 
ਪਹਾੜੀ ਲੋਕ ਇਸ ਆਟੇ ਦੀ ਵਰਤੋਂ ਕਰਦੇ ਹਨ। ਰਸ ਤੋਂ ਤਾੜੀ ਵੀ ਤਿਆਰ ਕੀਤੀ 
ਜਾਂਦੀ ਹੈ। ਸਿਰੇ ਦੀ ਛੋਟੀ ਜਿਹੀ ਕਲੀ ਖਾਣ-ਯੋਗ ਹੁੰਦੀ ਹੈ। ਲੱਕੜੀ ਮਜ਼ਬੂਤ ਅਤੇ 
ਪਾਇਦਾਰ ਹੁੰਦੀ ਹੈ। ਵਿਗਿਆਨਕ ਨਾਂ ਯਰੈਂਸ (ਜਿਸ ਦਾ ਅਰਥ ਹੈ 'ਜਲਨ) ਇਸ ਨੂੰ. 
ਇਸ ਕਰਕੇ ਦਿੱਤਾ ਗਿਆ ਹੈ, ਕਿਉਂਕਿ ਇਸ ਦੇ ਫਲ ਤੋੜਨ ਅਤੇ ਉਹਨਾਂ ਨੂੰ ਏਧਰ- 
ਓਧਰ ਲਿਜਾਣ ਨਾਲ, ਚਮੜੀ 'ਤੇ ਬਹੁਤ ਤੋਜ਼-ਤਿੱਖੀ ਜਲਨ ਹੁੰਦੀ ਹੈ। ਇਸ ਵਿਸ਼ੇ 'ਤੇ 
ਬਲੈਟਰ ਆਖਦਾ ਹੈ : "ਮੈਂ ਕਦੇ ਫਲ ਦਾ ਸੁਆਦ ਨਹੀਂ ਚੌਖਿਆ, ਪਰ ਮੈਨੂੰ ਯਾਦ ਹੈ 
ਕਿ ਕੁੱਝ ਵਰ੍ਹੇ ਪਹਿਲਾਂ, ਮੈ' ਬਨੌਸਪਤ ਵਿਗਿਆਨ ਦੇ ਵਿਦਿਆਰਥੀਆਂ ਨੂੰ ਇਸ ਤਾੜ 
ਦੇ ਫਲ ਦੀ ਚੀਰ-ਫਾੜ ਕਰਨ ਲਈ ਆਖਿਆ ਸੀ। ਕੋਂਝ ਮਿੰਟਾਂ ਮਗਰੋਂ ਹੀ ਉਹਨਾਂ ਚੀਰ- 
ਫਾੜ ਕਰਨੀ ਛੌਡ ਦਿੱਤੀ ਅਤੇ ਮੈਨੂੰ ਆਪਣੇ ਹੌਥ ਵਿਖਾਏ ਜੋ ਸੌਚਮੁਚ ਹੀ ਇੰਜ ਵਿਖਾਈ 
ਦੇ ਰਹੇ ਸਨ, ਜਿਵੇਂ ਉਹਨਾਂ ਦਾ ਵਾਹ ਬਿੱਛੂਆਂ ਨਾਲ ਪਿਆ ਹੋਵੇ। ਵਿਗਿਆਨ ਦੇ ਉਹ 
ਵਿਦਿਆਰਥੀ ਲੱਗਭਗ ਦੋ ਘੰਟਿਆਂ ਤੌਕ ਜਲਨ ਮਹਿਸੂਸ ਕਰਦੇ ਰਹੇ ।' ਇੰਕ-ਦੋ ਵਾਰੀ 
ਮੈਂ ਵੀ ਫਲ ਚੌਖ ਕੇ ਵੇਖਿਆ, ਜਿਸ ਨਾਲ ਮੇਰੀ ਜੀਭ ਅਤੇ ਮੁੰਹ ਵਿੱਚ. ਕਈ ਘੰਟਿਆਂ 
ਤੌਕ ਬਹੁਤ ਹੀ ਤੇਜ਼ ਜਲਨ ਹੁੰਦੀ ਰਹੀ। 

ਇਸ ਤਾੜ ਦੇ ਛੋਟੇ-ਛੋਟੇ ਪੇਦੇ, ਬਾਗ਼ ਲਈ ਜਾਂ ਵੇਡੇ ਵੱਡੇ ਗਮਲਿਆਂ ਲਈ ਬਹੂਤ 
ਹੀ ਮਨੋਰੈਜਕ ਹੁੰਦੇ ਹਨ। ਇਹ ਲੌਂਗਭਗ ਹਰ ਤੜ਼੍ਹਾਂ ਦੀ ਜ਼ਮੀਨ ਵਿਚ ਚੰਗਾ ਹੋ ਜਾਂਦਾ 
ਹੈ, ਪਰ ਚੈਗੀ ਜ਼ਮੀਨ ਵਿਚ ਤਾਂ ਇਹ ਬਹੁਤ ਹੀ ਵਧੀਆ ਹੁੰਦਾ ਹੈ। ਮੌਛੀ-ਪੁਛਲ ਤਾੜ 
ਦਾ ਰੌਖ ਲੌਂਗਭਗ 15 ਵਰ੍ਹਿਆਂ ਵਿਚ ਆਪਣਾ ਪੁਰਾ ਆਕਾਰ ਗ੍ਰਹਿਣ ਕਰ ਲੈਂਦਾ ਹੈ ਅਤੇ 
ਫੁੱਲ ਪੈਦਾ ਕਰਨ ਲਈ ਉਸ ਨੂੰ ਲੋਂਗਭਗ ਸੌਤ ਸਾਲ ਦਾ ਸਮਾਂ ਹੋਰ ਲੌਂਗਦਾ ਹੈ। ਉਸ 
ਤੋਂ ਬਾਅਦ ਉਹ ਬਾਗ਼ ਲਈ ਅਯੋਗ ਹੋ ਜਾਂਦਾ ਹੈ। ਪਹਿਲੇ ਫੁਂ ਲ-ਫੁਲਾਕੇ ਸਮੇ' ਫੁ ਲ- 
ਗੁੱਛੇ ਬਹੁਤ ਹੀ ਵੋਡੇ-ਵੱਡੇ ਨਿੱਕਲਦੇ ਹਨ। ਉਹ ਉਪਰਲੇ ਪੌਤਿਆਂ ਵਿੱਚੋਂ, ਇੰਕ ਦੇ, ਔਖ- 
ਮੁੰਢ ਤੋਂ ਫੁਂਟਦੇ ਹਨ ਅਤੇ ਹੇਠਾਂ ਨੂੰ ਲਮਕਦੇ ਹਨ। ਦੂਸਰਾ ਫੋਂਲ-ਗੁੌਛਾ ਹੇਠਲੇ ਔਖ- 
ਮੁਢ ਤੋਂ ਨਿਕਲਦਾ ਹੈ ਅਤੇ ਕੁੱਝ ਛੋਟਾ ਹੁੰਦਾ ਹੈ ਅਤੇ ਏਸੇ ਤਰ੍ਹਾਂ ਇਹ ਫੁੱਲ-ਗੁੱਛੇ ਰੁਖ 
'ਤੇ, ਹੇਠਾਂ ਤੋਂ ਹੇਠਾਂ, ਰੁੱਖ ਦੇ ਅਖ਼ੀਰ ਤੌਕ ਨਿਕਲਦੇ ਹਨ।” (ਵੋਡਰੋ)। ਪੁਰਾਣੇ ਰੁਖ ਆਮ 
ਤੋਰ 'ਤੇ ਜੰਗਲੀ ਜਿਹੇ ਅਤੇ ਖੁਰਦਰੇ ਵਿਖਾਈ ਦਿੰਦੇ ਹਨ। 3-4 ਮੀਟਰ ਤੱਕ ਉੱਚੇ ਪੋਦੇ 
ਬਾਗ਼-ਬਗ਼ੀਚਿਆਂ ਵਿੱਚ ਜਾਂ ਲੌਕੜੀ ਦੇ ਵੱਡੇ-ਵੌਡੇ ਟੱਂਬਾਂ ਵਿਚ, ਬਹੁਤ ਹੀ ਖ਼ੁਸ਼ਨੁਮਾ ਜਾਪਦੇ 


ਭਾਰਤ ਦੇ ਕੁਝ ਵਧਰ ਜਾਣੇ-ਪਛਾਣੇ ਤਾੜ 87 


ਹਨ। ਇਹ ਇੱਕ ਬਹੁਤ ਹੀ ਸਜਾਵਟੀ ਪੋਦਾ ਹੈ। 

ਏਥੇ ਇਸ ਗੌਲ ਦਾ ਜ਼ਿਕਰ ਕਰਨਾ ਜ਼ਰੂਰੀ ਜਾਪਦਾ ਹੈ ਕਿ ਕਲਕੱਤੇ ਦੇ ਬਨਸੌਪਤ 
ਵਿਗਿਆਨਕ ਬਾਗ਼ ਵਿਚ. ਇਹ ਸੱਭ ਤੋ' ਪਹਿਲਾਂ ਲਾਏ ਗਏ ਰੁੱਖਾਂ ਵਿਚੋਂ ਸੀ। ਇਹ ਰੌਖ 
ਬੂਗ਼ ਦੇ ਬਾਨੀ ਕਰਨਲ ਆਰ. ਕਿਂਡ ਨੋ ਲਾਇਆ ਸੀ ਅਤੇ ਉਸ ਨੂੰ ਆਸ ਸੀ ਕਿ ਇਹ 
ਰੌਖ ਦੇਸ਼ ਦੀ ਅੰਨ-ਸਪਲਾਈ ਵਿਚ ਵਾਧਾ ਕਰਨ ਲਈ ਬਹੁਤ ਕੁੱਝ ਕਰ ਸਕਦਾ ਹੈ : 
ਇਹ ਰੁੱਖ ਉਦੋਂ ਤੋਂ ਹੀ ਕਲਕੌਤੇ ਦੇ ਇਸ ਬਾਗ ਵਿਚ ਇੰਕ ਆਦਰ-ਲੋਂਗ ਪ੍ਰਾਹੁਣਾ 
ਰਿਹਾ ਹੈ। 


ਸੁਪਾਰੀ ਦਾ ਰੱਖ 
ਐਰਿਕਾ ਕੈਟੋਚੁ ਲਿੰਨ 


ਹਿੰਦੀ ਅਤੇ ਮਰਾਠੀ - ਸੁਪਾਰੀ, ਬੰਗਾਲੀ - ਗੂਆ , ਗੁਜਰਾਤੀ - ਸੋਪਾਰੀ. 
ਤਾਮਿਲ - ਕਮੂਗੂ 


'ਐਰਿਕਾ' 'ਇੱਕ ਤਾਮਿਲ ਸ਼ਬਦ ਦਾ ਰੁਪ-ਭੇਦ ਹੈ, ਜਿਸ ਦਾ ਅਰਥ ਹੈ ਰਿਰੀਦਾਰ ਫਲਾਂ 
ਦਾ ਗੁੱਛਾ।` ਉੱਤਰੀ ਭਾਰਤ ਦੀਆਂ ਕਈ ਬੋਲੀਆਂ ਵਿੱਚ. ਇਸਨੂੰ ਸ਼ੁਪਾਰੀ' ਆਦੈ ਹਨ। 
ਅੰਗਰੇਜ਼ੀ ਵਿੱਚ ਇਸ ਰੁੱਖ ਨੂੰ ਐਰਿਕਾ-ਨੌਟ ਪਾਮ' ਜਾਂ 'ਬੀਟਲ-ਪਾਮ` ਆਖਦੇ ਹਨ । ਇਸ 
ਰੋਖ ਦੇ ਮੂਲ ਦੇਸ਼ ਦਾ ਪੇਕੇ ਤੋਫ `ਤੇ ਕੁਝ ਪਤਾ ਨਹੀਂ। ਇਸਦੀ ਖੇਤੀ ਸਾਹਿਲੀ ਪੋਟੀ 
ਦੇ ਨਾਲ-ਨਾਲ, ਮੋਟੇ ਤੋਰ 'ਤੇ. ਸਮੁੰਦਰ ਤੋ ਲੌਂਗਭਗ ਤਿੰਨ ਸੋ ਕਿਲੋਮੀਟਰ ਦੂਰ ਤੌਕ 
ਕੀਤੀ ਜਾਂਦੀ ਹੈ। ਇਸ ਦਾ ਤਣਾ ਸਿਧਾ, 30 ਮੀਟਰ ਉੱਚਾ ਅਤੋ 15 ਸੈਂਟੀਮੀਟਰ ਸੋਟਾ 
ਹੁੰਦਾ ਹੈ। ਇਸ ਦੇ ਪੌਤੇ ਨਾਰੀਅਲ ਦੇ ਪੌਤਿਆਂ ਵਰਗੇ ਹੀ ਹੁੰਦੇ ਹਨ। 1-1% ਮੀਟਟ 
ਲੰਮੇ। ਫਲ ਕਿਸੇ ਹੋਦ ਤੌਕ ਗੋਲ-ਜਿਹਾ ਹੀ ਹੁੰਦਾ ਹੈ. 3-5 ਸੈਂਟੀਮੀਟਰ ਆਕਾਰ ਦਾ, 
ਨਰਮ-ਕੂਲਾ. ਲਾਲ ਜਿਹਾ। ਇਸ ਰੋਖ ਦੀ ਖੇਤੀ. ਇਸ ਦੇ ਗਿਰੀਦਾਰ ਫਲ ਲਈ ਕੀਤੀ 
ਜਾਂਦੀ ਹੈ, ਜਿਸ ਨੂੰ 'ਸੁਪਾਰੀ ਆਖਦੇ ਹਨ। ਗਿਰੀਦਾਰ ਫਲ ਇੱਕਠੇ ਕਰਨ ਲਈ. ਕਿਸਾਨ 
ਇਕ ਰੁੱਖ ਦੀ ਟੀਸੀ 'ਤੇ ਚੜ੍ਹ ਜਾਂਦੇ ਹਨ ਅਤੇ ਉਸ ਤੋਂ ਫਲ ਤੋੜ ਲੈਂਦੇ ਹਨ। ਫਿਟ 
ਉਹ ਰੋਖ ਨੂੰ ਏਨੇ ਜੋਰ ਨਾਲ ਹਿਲਾਉਂਦੇ ਤੇ ਝੂਣਦੇ ਹਨ ਕਿ ਉਹ ਨਾਲ ਦੇ ਰੁੱਖ ਦਾ 
ਤਣਾ ਫੜਨ ਵਿੱਚ ਸਫਲ ਹੋ ਜਾਂਦੇ ਹਨ ਅਤੇ ਇਸ ਤਰ੍ਹਾਂ ਉਹਨਾਂ ਦੀ ਇੰਕ ਰੁੱਖ ਤੋਂ 
ਥੋਲੋ ਉੱਤਰ ਕੇ. ਦੂਸਰੇ ਰਖ ਤੇ ਚੜ੍ਹਨ ਦੀ ਅਤੇ ਵਾਰ-ਵਾਰ ਅਜਿਹਾ ਕਰਨ ਦੀ ਮਿਹਨਤ 
ਬਚ ਜਾਂਦੀ ਹੈ। ਖੇਤੀ ਲਈ ਸੁਪਾਰੀ ਦੇ ਰੌਂਖ, ਅਜਿਹੇ ਇਲਾਕਿਆਂ ਵਿੱਚ ਬਹੁਤ ਨੰੜੇ 
ਲਾਏ ਜਾਂਦੇ ਹਨ, ਜੋ ਤੇਜ਼-ਤੁੰਦ ਹਵਾਵਾਂ ਤੋਂ ਮਹਿਫ਼ੂਜ਼ ਹੋਣ ਅਤੇ ਜਿੱਥੇ ਸੁਪਾਰੀ ਦੇ ਰੁੱਖਾਂ 
ਹੋਠਲੀ ਜ਼ਮੀਨ ਵਿਚ ਕੇਲੋਂ ਜਾਂ ਹੋਰ ਅਜਿਹੇ ਜੜੀ-ਬੂਟੀ ਵਾਲੋਂ ਪੌਦੇ ਲੌਗੇ ਹੋਏ ਹੋਣ. 
ਜੋ ਜ਼ਮੀਨ ਦੀ ਨਮੀ ਬਣਾਈ ਰੋਖਣ ਵਿੱਚ ਮਦਦ ਕਰਦੇ ਹੋਣ। 

ਸੁਪਾਰੀ ਭਾਰਤ ਵਿਚ ਇੱਕ ਬਹੁਤ ਅਹਿਮ ਵਪਾਰਕ ਵਸਤੂ ਹੈ। ਇਹ ਇਕੌਲੀ 
ਜਾਂ ਤਮਾਕੂ ਨਾਲ ਮਿਲਾ ਕੇ. ਪਾਠ ਦੇ ਪੌਤਿਆਂ ਵਿਚ ਲਪੇਟ ਕੋ. ਸਾਰੇ ਦੇਸ਼ ਵਿਚ, ਖਾਧੀ 
ਜਾਂਦੀ ਹੈ। ਇਸ ਰੁਖ ਦੀ ਲੌਕੜੀ ਵੀ ਕੀਮਤੀ ਹੁੰਦੀ ਹੈ। ਇਹ ਬਹੁਤ ਪੌਕੀ ਤੇ ਸਖ਼ਤ 


66 ਜਾਣੇ-ਪਛਾਣੇ ਰੁੱਖ 
ਹੁੰਦੀ ਹੈ। ਇਸ ਦੇ ਪੌਤੇ ਛੱਤਾਂ ਬਣਾਉਣ ਲਈ ਵਰਤੇ ਜਾਂਦੇ ਹਨ। 
ਫ਼ੀਨਿਕਸ ਸਿਲਵੈੱਜਟਰਸ ਰੌਕਸਬ 


'ਫ਼ੀਨਿਕਸ' ਯੂਨਾਨੀ ਸ਼ਬਦ ਹੈ, ਜਿਸ ਦਾ ਅਰਥ ਹੈ -- ਊਦਾ, ਜੋ ਫਲ ਵਲ ਸੰਕੇਤ ਹੈ। 
ਜੰਗਲੀ ਖਜੂਰ ਭਾਰਤ ਦਾ ਆਪਣਾ ਰੌਖ ਹੈ. ਪਰ ਪਤਰ-ਡੰਡੀਆਂ ਦੇ ਪੇਕੇ ਮੁਢ ਇਸ 
ਨੂੰ ਬਹੁਤ ਹੀ ਜਾਂਗਲੀ ਦਿੱਖ ਦਿੰਦੇ ਹਨ, ਜਿਸ ਦੇ ਕਾਰਨ ਇਹ ਰੌਂਖ ਕਿਧਰੇ ਵੀ ਸੜਕਾਂ 
ਜਾਂ ਰਸਤਿਆਂ ਦੇ ਕਿਨਾਰੇ ਨਹੀਂ ਲਾਇਆ ਜਾਂਦਾ। ਆਰਥਿਕ ਤੋਰ 'ਤੇ ਇਹ ਰੋਖ ਬਹੁਤ 
ਅਹਿਮ ਹੈ, ਆਪਣੇ ਮਿੱਠੇ ਰਸ ਕਰਕੇ, ਜਿਸ ਨੂੰ ਕਾੜ੍ਹ ਕੇ ਚੀਨੀ ਬਣਾਈ ਜਾ ਸਕਦੀ ਹੈ. 
ਜਾਂ ਉਸ ਦਾ ਖ਼ਮੀਰ ਉਠਾ ਕੋ ਸ਼ਰਾਬ। ਜੰਗਲੀ ਖਜੂਰ ਦੇ ਫਲ ਦੇ ਕੇਂਦਰ ਵਿਚ ਇੰਕ 
ਵੌਡੀ ਸਾਰੀ ਗਿਟ੍ਹਕ ਹੁੰਦੀ ਹੈ, ਜਿਸ ਦੇ ਆਲੋ-ਦੁਆਲੇ ਸਖ਼ਤ ਛਿਲਕਾ ਜਿਹਾ ਹੁੰਦਾ ਹੈ 
ਅਤੇ ਹੋਰ ਕੁਝ ਨਹੀਂ। 


ਪਹਾੜੀ ਤਾੜ 
ਰਾਇਸਟੋਨਾੀੰ ਗੰਜੀਆ ਕੱਕ 


ਬਨਸੈਂਪਤ-ਸਾਹਿਤ ਵਿਚ ਇਹ ਤਾੜ 'ਓਰੋਡੌਕਸਾ ਰੀਜੀਆ ਕੌਥ' ਹੇਠ ਦਿਤਾ ਗਿਆ ਹੈ। 
ਅੰਗਰੋਜ਼ੀ ਵਿਚ ਇਸ ਨੂੰ 'ਮਾਊਂਟੇਨ ਗਲੋਰੀ' ਜਾਂ 'ਬੋਟਲ ਪਾਮ' ਆਖਿਆ ਜਾਂਦਾ ਹੈ। 
ਅਕਸਰ ਇਹ ਤਾੜ ਦੇਸ਼ ਵਿੱਚ ਉਗਾਏ ਜਾਣ ਵਾਲੋ ਤਾੜਾਂ ਵਿੱਚੋਂ ਵਧੇਰੇ ਛਬ-ਸ਼ਾਨ ਵਾਲਾ 
ਸਮਝਿਆ ਜਾਂਦਾ ਹੈ। ਇਸ ਲਈ ਇਹ ਅਕਸਰ ਪਾਰਕਾਂ ਵਿੱਚ ਅਤੇ ਰਸਤਿਆਂ ਦੇ ਨਾਲ- 
ਨਾਲ ਲਾਇਆ ਜਾਂਦਾ ਹੈ।ਇਸ ਦਾ ਤਣਾ ਨਰਮ ਤੇ ਤੂਸਲਾ-ਜਿਹਾ ਹੁੰਦਾ ਹੈ ਅਤੇ ਇੰਕਸਾਰ 
ਮੋਟਾ ਹੁੰਦਾ ਹੈ। ਸਿਰਫ਼ ਸਿਖਰ ਦੇ ਨੌੜੋ, ਪੌਤਿਆਂ ਦੇ ਹੋਠਾਂ ਥੋੜ੍ਹਾ ਜਿਹਾ ਬਾਹਰ ਨੂੰ 
ਨਿੱਕਲਿਆ ਹੋਇਆ ਹੁੰਦਾ ਹੈ। ਇਸ ਦਾ ਮੂਲ ਘਰ ਪੌਛਮੀ ਹਿੰਦ-ਚੀਨੀ ਵਿਚ ਕਿਊਬਾ 
ਜਾਪਦਾ ਹੈ, ਪਰ ਹੁਣ ਇਹ ਰੌਂਖ ਸਾਰੇ ਸੰਸਾਰ ਵਿੱਚ, ਤਪਤ-ਖੰਡੀ ਸ਼ਿੰਤਿਆਂ ਵਿਚ ਫੈਲ 
ਗਿਆ ਹੈ। ਕਿਊਬਾ ਵਿਚ, ਇਸ ਰੁਖ ਦੇ ਤਾਜ਼ੇ ਪਤੇ ਸਬਜ਼ੀ ਦੇ ਤੌਰ 'ਤੇ ਖਾਧੇ ਜਾਂਦੇ ਹਨ। 
ਭਾਰਤ ਵਿੱਚ ਇਸ ਦੀ ਖੇਤੀ ਪਹਿਲੀ ਵਾਰ ਕਦੋਂ ਸ਼ੁਰੂ ਹੋਈ, ਮੈਨੂੰ ਉਸ ਦੀ, ਸਹੀ ਤਾਰੀਖ਼ 
ਦਾ ਕਿਧਰੇ ਵੀ ਕੋਈ ਜ਼ਿਕਰ ਨਹੀ ਮਿਲਿਆ। ਪਰੰਤੂ ਸਾਹਿਤ ਵਿੱਚ ਮੈਨੂੰ ਅਜਿਹੇ ਹਵਾਲੇ 
ਤੋ ਸੰਕੇਤ ਮਿਲੋ ਹਨ ਕਿ 1861 ਵਿੱਚ, ਬੰਬਈ ਦੇ ਬਾਗ਼ਾਂ ਵਿਚ ਇਸ ਦੀ ਖੇਤੀ ਕੀਤੀ 
ਗਈ ਸੀ। ਭਾਰਤ ਵਿੱਚ ਪ੍ਰਾਂਤਕ ਪੇੜ-ਪੋਦਿਆਂ (ਬੰਬਈ ਤੋਂ ਛੁੱਟ) ਵਿੱਚੋਂ ਕੋਈ ਵੀ 1948 
ਤੋਂ ਪਹਿਲਾਂ, ਇਸ ਪੇਦੇ ਦਾ ਜ਼ਿਕਰ ਨਹੀਂ ਕਰਦਾ, ਜਦੋਂ ਕਿ ਬੈਂਟਹਾਲ ਨੇ ਇਸ ਨੂੰ ਕਲਕੌਤੇ 
ਦੇ ਰੌਂਖਾਂ ਦੀ ਸੂਚੀ ਵਿੱਚ ਦਿੱਤਾ ਹੈ। 


੦. $, ਰਮ 
` “. ਵੀ 
ਵਰ ਨ ੧ ੧ ੧ ਨਾ ੧ 


:ਿ, 
ਦਾ ੫ ੍) ੪2 
। ੨ 


ਲਾ ੨ 
ਆਂ ਉ । 


0੧. 
7 1 





ਚਿੱਤਰ 14 ਦ ਜੰਗਲੀ ਖਜੂਰ (ਫ਼ੀਨਿਕਸ ਸਿਲਵੈਂਸਟ੍ਰਿਕ ਰੈਕਸਬ। 


ਨਾਰੀਅਲ 
ਕੌਕੌਸ ਨੂਸੀਫ਼ੈਰਾ ਲਿੰਨ 


ਭਾਰਤ ਦੇ ਸਾਹਿਲੀ ਹਿੱਸਿਆਂ ਵਿਚ ਸ਼ਾਇਦ ਹੀ ਕੋਈ ਰੁੱਖ ਅਜਿਹਾ ਹੋਵੇ. ਜੋ ਆਮ ਲੋਕਾ 
ਵਿੱਚ ਨਾਰੀਅਲ ਨਾਲੋਂ ਵਧੇਰੇ ਚੰਗੀ ਤਰ੍ਹਾਂ ਜਾਤਾ-ਪਛਾਤਾ ਹੋਵੇ । ਇਸ ਨੂੰ ਅੰਗਰੇਜ਼ੀ ਵਿਦ 
'ਕੋਕੋਨੌਟ ਟੀ' ਆਖਦੇ ਹਨ ਅਤੇ ਇਸ ਦਾ ਬਨੌਂਸਪਤ ਵਿਗਿਆਨਕ ਨਾਂ ਹੈ -- “ਕੋਕੋਸ 
ਨੂਸੀਫ਼ੈਰਾ ਲਿੰਨ।” ਹਾਲਾਂ ਕਿ ਕੁੱਝ ਵੇਰਵੇ ਅਜਿਹੇ ਹਨ, ਜੋ ਬਹੁਤੇ ਜਾਣੇ-ਪਛਾਣੇ ਨਹੀਂ ' 
ਇਹੀ ਕਾਰਨ ਹੈ ਕਿ ਨਾਰੀਅਲ ਨੂੰ ਏਥੇ ਏਸ ਲੜੀ ਵਿਚ ਸ਼ਾਮਲ ਕੀਤਾ ਗਿਆ ਹੈ। 
ਮੂਲ 

ਭਾਰਤ ਵਿਚ ਨਾਰੀਅਲ ਦੇ ਰੌਂਖ ਦੀ ਕਾਸ਼ਤ ਪਿਛਲੀਆਂ ਕਈ ਸਦੀਆਂ ਤੇ' ਕੀਤੀ ਜਾ 
ਰਹੀ ਹੈ। ਅਸਲ ਵਿਚ ਇਹ ਰੁੱਖ ਦੇਸ਼ ਵਿੱਚ, ਏਨੇ ਲੰਮੇ ਸਮੇਂ ਤੋਂ ਹੋ ਰਿਹਾ ਹੈ ਕਿ ਅਸੀਂ 
ਸਾਰੇ ਹੀ ਇਸ ਨੂੰ ਆਪਣੇ ਮੁਲਕ ਦੇ ਵਧੇਰੇ ਨੁਮਾਇੰਦਾ ਰੁੱਖਾਂ ਵਿੱਚੋਂ ਇਕ ਸਮਝਣ ਲੌਂਗ 
ਪਏ ਹਾਂ । ਮਾਹਿਰ, ਇਸ ਦੈ ਮੂਲ ਘਰ ਬਾਰੇ, ਅਜੇ ਤੌਕ ਸਹਿਮਤ ਨਹੀਂ ਹਨ । ਇਹ ਗੌਲ 
ਨਿਸਚਿਤ ਨਹੀਂ ਕਿ ਨਾਰੀਅਲ ਭਾਰਤ ਦਾ ਆਪਣਾ ਮੂਲ ਰੁਖ ਹੈ। ਇਸ ਜਾਤੀ ਦੀਆਂ 
ਹੋਰ ਸਾਰੀਆਂ ਕਿਸਮਾਂ ਦਾ ਮੂਲ ਸਥਾਨ ਦੌਖਣੀ ਜਾਂ ਕੇਂਦਰੀ ਅਮਰੀਕਾ ਹੈ। ਇਸ ਕਰਕੇ 
ਇਹ ਕਿਹਾ ਜਾਂਦਾ ਹੈ ਕਿ ਨਾਰੀਅਲ ਦਾ ਮੂਲ ਸਥਾਨ ਵੀ ਦੁਨੀਆ ਦੇ ਉਹੀ ਹਿੱਸੇ ਹਨ. 
ਜਿੱਥੋਂ ਕਿ ਕਈ ਸਦੀਆਂ ਪਹਿਲਾਂ ਇਸ ਦੇ ਫਲ ਸਮੁੰਦਰੀ ਲਹਿਰਾਂ ਰਾਹੀਂ, ਸਾਰੇ ਸ਼ਾਤ 
ਮਹਾਸਾਗਰ ਵਿਚ ਚਲੋ ਗਏ ਸਨ ਅਤੇ ਅੰਤ ਵਿਚ ਭਾਰਤ ਲਿਆਂਦੇ ਗਏ ਸਨ। 
ਨਾਲੇ, ਨਾਰੀਅਲ ਦੇ ਰੁਖ ਦਾ ਇਸ ਤਰ੍ਹਾਂ ਪਸਾਰ ਕਿੰਨੀਆਂ ਹੀ ਸਦੀਆਂ ਪਹਿਲਾਂ ਹੋਇਆ 
ਹੋਵੇਗਾ ਕਿ ਇਸ ਦਾ, ਭਾਰਤ ਦੇ ਸ਼ਾਂਤ ਮਹਾਸਾਗਰ ਦੇ ਟਾਪੁ-ਵਾਸੀਆਂ ਦੇ ਲਿਖਤੀ 
ਇਤਿਹਾਸ ਜਾਂ ਉਹਨਾਂ ਦੀਆਂ ਰਿਵਾਇਤਾਂ ਵਿੱਚ. ਕੋਈ ਇੰਦਰਾਜ ਨਹੀਂ ਮਿਲਦਾ। 
ਵਰਣਨ 


ਨਾਰੀਅਲ ਦਾ ਜ਼ੁਂਖ ਲੰਮਾ ਅਤੇ ਸ਼ਾਖ਼ ਰਹਿਤ ਹੁੰਦਾ ਹੈ। 10-25 ਮੀਟਰ ਉੱਚਾ ਹੁੰਦਾ ਹੈ. 
ਸਿੱਧਾ ਸਤੋਰ ਜਾਂ ਥੋੜ੍ਹਾ ਜਿਹਾ ਵਿੰਗ-ਵਲ ਵਾਲਾ । ਤਣੇ 'ਤੇ ਪੌਤਿਆਂ ਦੇ ਛੱਲੇ ਨੁਮਾ ਦਾਗ 
ਜਿਹੇ ਪਏ ਹੁੰਦੇ ਹਨ। ਤਣਾ ਉਸ ਢੰਗ ਨਾਲ ਮੋਟਾ ਨਹੀਂ ਹੁੰਦਾ, ਜਿਸ ਤਰ੍ਹਾਂ ਕਿ ਅੰਬ 
ਦਾ ਰੁੱਖ ਹੁੰਦਾ ਹੈ, ਸਗੋਂ ਆਮ ਤੌਰ 'ਤੇ ਸਾਰਾ ਤਣਾ ਹੀ ਇਕਸਾਰ ਮੋਟਾ ਰਹਿੰਦਾ ਹੈ. 
40-70 ਸੈਂਟੀਮੀਟਰ ਦੇ ਲੌਂਗਭਗ। ਪੌਤੇ 2-4 ਮੀਟਰ ਲੰਮੇ ਹੁੰਦੇ ਹਨ, ਵੇਖਣ ਨੂੰ ਪੇਖਾਂ 
ਵਗੇ। ਜਿਸ ਡੰਡੀ 'ਤੇ ਬਹੁਤ ਸਾਰੇ ਛੋਟੇ ਪੋਤੇ ਨਿਕਲਦੇ ਹਨ, ਉਹ ਬਹੁਤ ਹੀ ਮਜ਼ਬੂਤ 
ਹੁੰਦੀ ਹੈ। ਛੋਟੇ ਪੰਤੇ, ਵੌਡੇ ਪੌਤਰ ਦਾ ਹਰਿਆਵਲ ਵਾਲਾ ਹਿੱਸਾ ਬਣਾਉਂਦੇ ਹਨ। ਉਹ 
ਗਿਣਤੀ ਵਿਚ ਸੈ ਤੋਂ ਉੱਪਰ ਹੁੰਦੇ ਹਨ। ਉਹਨਾਂ ਵਿੱਚੋ' ਹਰ ਇੰਕ 60-80 ਸੈਂਟੀਮੀਟਰ 
ਲੰਮਾ ਹੁੰਦਾ ਹੈ। ਫੁਲ ਇੱਕ ਬੇੜੀ-ਨੁਮਾ ਉਛਾੜ ਜਾਂ ਵਧਾਅ ਜਿਹੇ `ਤੇ ਨਿਕਲਦੇ ਹਨ, 
ਜੋ 60 ਸੈਂਟੀਮੀਟਰ ਜਾਂ ਵਧੈਰੇ ਲੰਮਾ ਹੁੰਦਾ ਹੈ। ਨਰ-ਫੋਂ ਲ ਮਸਾਂ 12 ਮਿਲੀਮੀਟਰ ਆਕਾਰ 


ਆ 


ਰੱ 





੪ ਨ 
ਤੇ 


92 ਜਾਣ-ਪਛਾਣ ਰੁੱਖ 


ਦੇ ਹੁੰਦੇ ਹਨ, ਮਾਦਾ-ਫੁਲ 25 ਕੁ ਮਿਲੀਮੀਟਰ ਲੰਮੇ ਹੁੰਦੇ ਹਨ। ਫਲ ਜਿਹਨਾਂ ਨੂੰ ਵਪਾਰਕ 
ਬੋਲੀ ਵਿਚ ਨਾਰੀਅਲ ਆਖਿਆ ਜਾਂਦਾ ਹੈ, 20-30 ਸੈਂਟੀਮੀਟਰ ਲੰਮੇ ਹੁੰਦੇ ਹਨ ਅਤੇ 
ਇਸ ਤੋਂ ਰਤਾ ਕੁ ਘੋਟ ਚੋੜੇ। ਉਹ ਕੁਝ-ਕੁਝ ਤਿੰਨ ਪਾਸਿਆਂ ਵਾਲੋ ਹੰਦੇ ਹਨ। ਫਲ ਦਾ 
ਸੋਭ ਤੋਂ ਬਾਹਰਲਾ ਹਿੱਸਾ ਹਰਾ ਹੁੰਦਾ ਹੈ। ਜੇ ਫਲ ਤਾਜ਼ਾ ਹੋਵੇ, ਤਾਂ ਇਹ ਹਿੰਸਾ ਚਮਕਦਾਰ 
ਹੁੰਦਾ ਹੈ। ਇਹ ਬਹੁਤ ਹੀ ਸਖ਼ਤ ਅਤੇ ਲੌਗਭਗ ਪੂਰੀ ਤਰ੍ਹਾਂ ਜਲ-ਅਪੋਹ ਹੁੰਦਾ ਹੈ। ਇਸ 
ਦੇ ਹੇਠਾਂ. ਸਖ਼ਤ ਰੇਸ਼ਿਆਂ ਦੀ ਇੱਕ ਮੋਟੀ ਪਰਤ ਹੁੰਦੀ ਹੈ। ਕਈ ਵਾਰੀ ਇਹ ਪਰਤ 25 
ਮਿਲੀਮੀਟਰ ਤੋ' ਵੀ ਵੱਧ ਹੁੰਦੀ ਹੈ। ਇਹ ਰੇਸ਼ੋ ਵਪਾਰਕ ਤੋਰ 'ਤੇ ਕੋਇਰ ਰੇਸ਼ਿਆ ਵਜੋ 
ਪ੍ਰਸਿਧ ਹਨ। ਫਿਰ ਇੰਕ ਸਖ਼ਤ, ਪਥਰ ਵਰਗੀ. ਲੌਂਗਭਗ 6 ਮਿਲੀਮੀਟਰ ਮੋਟੀ ਤਹਿ 
ਹੁੰਦੀ ਹੈ। ਇਸ ਪਥਰ ਜਿਹੀ ਪਰਤ ਔਰਦਲੇ ਪਾਸੇ. ਨਰਮ. ਦੂਧੀਆ ਚਿਟੇ ਗੁਦੇ ਦੀ ਇਕ 
ਕਾਫ਼ੀ ਮੋਟੀ ਤਹਿ ਹੁੰਦੀ ਹੈ ਅਤੇ ਗੁਂਦੇ ਦੇ ਐਦਰ. ਜੋ ਖੋੜ੍ਹ ਜਿਹਾ ਹੁੰਦਾ ਹੈ. ਉਹ ਪਾਣੀ 
ਵਰਗੇ ਤਰਲ ਨਾਲ ਭਰਿਆ ਹੁੰਦਾ ਹੈ. ਜਿਸਨੂੰ ਪਛਮੀ ਭਾਰਤ ਦੇ ਰੇਲਵੇ ਸਟੇਸ਼ਨਾਂ 'ਤੇ 


ਨਾਰੀਅਲ-ਪਾਣੀ ਆਖਿਆ ਜਾਂਦਾ ਹੈ। 

ਖੇਤੀ 

ਸਥਾਨ 'ਤੇ, ਪੱਤੀ ਦੀ ਖਾਦ ਵਾਲੀ ਕਿਆਰੀ ਵਿਦ ਬੀਜ ਦਿੱਤ: 
ਜਾਵੇ, ਤਾਂ ਉਹ ਪੌਗਰ ਪੈਂਦਾ ਹੈ। ਜੇ ਨਾਰੀਅਲ ਨੂੰ ਕਿਸੇ ਖੂਹ ਵਿਚ. ਪਾਣੀ ਦੇ ਐਦਰ 
ਉਦੋਂ ਤੌਕ ਰਹਿਣ ਦਿੱਤਾ ਜਾਵੇ ਜਦੋਂ ਤੌਕ ਕਿ ਖ਼ੋਲ ਚੋਂ ਅਤੇ ਉਸ ਉਪਰਲੇ ਰੋਸ਼ਿਅ 
ਚੋਂ ਨਵੀਆਂ ਜੜ੍ਹਾਂ ਨਾ ਪੁੰਗਰ ਆਉਣ, ਤਾਂ ਅੰਕੁਰਣ ਦਾ ਇਹ ਅਮਲ ਤੇਜ਼ ਹੋ ਸਕਦ 
ਹੈ। ਪੋਦੇ 4-5 ਮੀਟਰ ਦੀ ਵਿੱਥ 'ਤੇ ਲਾਏ ਜਾਂਦੇ ਹਨ । ਪੋਦਿਆਂ ਨੂੰ ਪਹਿਲੇ ਕੁੌਝ ਵਰ੍ਹਿਆਂ 
ਦੇ ਦੋਰਾਨ ਕਾਫ਼ੀ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ। ਸਿਹਤਮੋਦ “ਤੇ ਤਕੜੇ ਰੋਖ 5- 
7 ਸਾਲ ਦੇ ਅੰਦਰ ਫਲ ਦੇਣ ਲੌਗ ਪੈਂਦੇ ਹਨ। ਬਸ਼ਾਂ ਵਾਸਤੇ ਨਾਰੀਅਲ ਇਕ ਬਹੁਤ 
ਹੀ ਸ਼ਾਨਦਾਰ ਰੁਖ ਹੈ, ਜਦ ਤੌਂਕ ਕਿ ਇਹ ਉਚਾਈ ਵਿਚ ਏਨਾ ਜ਼ਿਆਦਾ ਵੋਡਾ ਨਹੀਂ 
ਹੋ ਜਾਂਦਾ ਕਿ ਬਾਗ਼ ਦੇ ਬਾਕੀ ਰੋਖਾਂ ਨਾਲ ਉਸ ਦਾ ਅਮੇਲ ਹੋ ਜਾਵੇ ਅਤੇ ਉਹ ਵੌਖਰਾ 
ਹੀ ਦਿੱਸਣ ਲੋਗ ਪਵੇ। 

ਵਰਤੋਂ 

ਪ੍ਰਕਿਰਤੀ ਵਿਚ ਸ਼ਾਇਦ ਹੀ ਕੋਈ ਹੋਰ ਰੌਖ ਅਜਿਹਾ ਹੋਵੇ, ਜੋ ਸਾਨੂੰ ਨਾਰੀਅਲ ਦੇ ਰੌਖ 
ਜਿੰਨੀਆਂ ਉਪਯੋਗੀ ਵਸਤਾਂ ਦਿੰਦਾ ਹੋਵੇ। ਇਸ ਰੋਂਖ ਦੇ ਕਈ ਲਾਭ ਹਨ. ਜੋ ਰੌਖ ਦੇ 
ਕਈ ਅੰਗਰੇਜ਼ੀ ਤੇ ਸਥਾਨਿਕ ਨਾਵਾਂ ਅਤੇ ਉਸਦੇ ਵੱਖ-ਵੋਖ ਹਿੰਸਿਆਂ ਦੇ ਨਾਵਾਂ ਤੋਂ 
ਪ੍ਰਤਿਬਿੰਬਤ ਹੁੰਦੇ ਹਨ। ਏਥੇ ਉਹਨਾਂ ਨਾਵਾਂ ਵਿਚੋਂ ਕੁਝ ਦਾ ਜ਼ਿਕਰ ਕਰਨਾ ਜ਼ਰੂਰੀ ਜਾਪਦਾ 
ਹੈ। ਅੰਗਰੇਜ਼ੀ ਵਿਚ ਰੁੱਖ ਨੂੰ 'ਕੋਕੋਨੋਂਟ ਪਾਮ' ਅਤੇ ਮਰਾਠੀ ਵਿੱਚ 'ਨਾਰਾਲ' ਆਖਦੇ ਹਨ। 
ਇਸ ਦੀ ਲੌਂਕੜੀ ਨੂੰ 'ਕੋਕੋ ਵੁੱਡ` ਭਾਵ ਨਾਰੀਅਲ ਦੀ ਲੌਕੜੀ' ਆਖਦੇ ਹਨ। ਇਸ ਦੇ 
ਜਾਂਦਾ ਹੈ। ਖ਼ਮੀਰੇ ਹੋਏ ਰਸ ਨੂੰ 'ਨਾਰੀਅਲ ਦੀ ਸ਼ਰਾਬ' ਜਾਂ 'ਤਾੜੀ' ਆਖਦੇ ਹਨ। ਇਸ 
ਦੇ ਰਸ ਤੋਂ ਚੀਨੀ ਤੋ ਰਾਬ ਬਣਦੀ ਹੈ। ਗਿਰੀਦਾਰ ਫਲ -- ਨਾਰੀਅਲ ਖਾਣ ਦੇ ਕੰਮ 


ਭਾਰਤ ਦੇ ਕੁਝ ਵਧੋਰੋ ਜਾਣੇ-ਪਛਾਣੇ ਤਾੜ ਉਹੋ 


ਆਉਂਦਾ ਹੈ। ਨਾਰੀਅਲ ਦੀ ਬਾਹਰਲੀ ਛਿੱਲ ਦਾ ਰੇਸ਼ਾ ਕੋਇਰ ਜਾਂ ਕੋਇਰ ਰੇਸਾ ਹੁੰਦਾ 
ਹੈ। ਫਲ ਦਾ ਪਾਣੀ ਜਾਂ ਫਲ ਦਾ ਦੌਧ. ਜਿਸ ਨੂੰ ਸਥਾਨਿਕ ਬੋਲੀ ਵਿੱਚ 'ਨਾਰੀਅਲ-ਪਾਣੀ' 
ਆਖਦੇ ਹਨ, ਬਹੁਤ ਤਾਜ਼ਗੀ-ਬਖ਼ਸ਼ ਹੈਦਾ ਹੈ। ਸੁਕੀ ਗੁੰਦੇਦਾਰ ਗਰੀ ਨੂੰ ਹਿੰਦੀ ਵਿਚ 
'ਖੋਪਰਾ` ਆਖਦੇ ਹਨ । ਸੋਕੇ 'ਖੋਪਰੇ 'ਚੋਂ ਕਢਿਆ ਗਿਆ ਤੇਲ ਖੋਪਰੇ ਦਾ ਤੇਲ ਅਖਵਾਉਂਦਾ 
ਹੈ। ਏਸੇ ਤਰ੍ਹਾਂ ਖੋਪਰੇ ਦਾ ਤੇਲ ਜਾ ਖੋਪਰੇ ਦਾ ਮੇਖਣ ਅਤੇ ਹਿੰਦੀ ਵਿਚ ਨਾਰੀਅਲ ਦਾ 
ਤੇਲ ਆਦਿ। 

ਇਸ ਰੌਖ ਦੇ ਕੌਝ ਉਤਪਾਦਨ ਵੱਖ-ਵੱਖ ਤਤ੍ਹਾਂ ਦੀ ਵਰਤੋਂ ਵਿੱਚ ਆਉਂਦੇ ਹਨ, 
ਜਿਹਨਾਂ ਵਿਚੋਂ ਕੁਝ ਫ਼ੈਸਨ ਬਾਰੇ ਚੇਤਨ ਪਾਠਕਾਂ ਜਾਂ ਉਹਨਾਂ ਬਜ਼ਰਗ ਫ਼ਿਲਾਸਫ਼ਰਾਂ, ਜੋ 
ਸਦਾ ਜਵਾਨ ਰਹਿਣ ਲਈ, ਔਮ੍ਿਤ ਦੀ ਤਲਾਸ਼ ਵਿਚ ਹੋਣ, ਲਈ ਦਿਲਚਸਪ ਹੋ ਸਕਦੇ 
ਹਨ। ਨਾਣੀਅਲ-ਪਾਣੀ ਪੀਣਾ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ। ਇਸ ਵਿਚ ਛੇਪਨਾਹ 
ਗਣ ਹੈਦੇ ਹਨ. ਜਿਹਨਾਂ ਦਾ ਅੰਦਾਜ਼ਾ ਨਹੀਂ ਲਗਾਇਅ` ਜਾ ਸਕਦਾ। ਇਸ ਨਲ ਦਿਹਣੇ 
ਦੀਆਂ ਸਾਰੀਆਂ ਝੁਰੜੀਆਂ ਸਾਫ਼ ਹੋ ਜਾਂਦੀਆਂ ਹਨ ਅਤੇ ਹੋਰ ਨੁਕਸ ਤੇ ਕਮਜ਼ੋਟੀਆ 
ਦਫ ਹੋ ਜਾਦੀਆਂ ਹਨ ਅਤੇ ਚਿਹਰ `ਤੇ ਜਵਾਨੀ ਦੇ ਦਿਨਾਂ ਵਾਲੀ ਗੁਲਾਬੀ ਫੌਰਾਤ ਤੇ 
ਫੋਣਕ ਆ ਜਾਂਦੀ ਹੈ। 

"ਦਸ ਛੋਟੇ-ਜਿਹੇ ਕਾਂਡ ਦਾ ਮਨੋਰਥ ਨਾਰੀਅਲ ਦੇ ਰੌਖ ਦੇ ਵਪਰਕ-ਉਤਪ ਦਨ' 
ਦੀ ਅਗਵਾਈ-ਪਸਤਿਕਾ ਬਣਨਾ ਕਦਾਚਿਤ ਨਹੀਂ ਇਸ ਲਈ ਅਜਿਹੇ ਉਤਪ ਦਨਾਂ 'ਤੇ 
ਵਿਚਾਰ ਕਰਨ ਦ` ਕੰਮ ਅਸੀਂ ਹੋਰ ਲੇਖਕਾਂ 'ਤੇ ਛੋਡ ਰਹੇ ਹਾਂ । ਸਜਾਵਟੀ ਗੁਣ ਦੇ ਨਜ਼ਰੀਏ 
ਤੋਂ ਇਹ ਭਾਰਤ ਦੇ ਸਾਹਿਲੀ ਹਿੰਸਿਆਂ ਦਾ ਇੰਕ ਬੇਹੌਦ ਸ਼ਾਨਦਾਰ ਰੁੱਖ ਹੈ। ਬੰਬਈ ਦੇ 
ਜਜੀਰੇ ਦੇ ਉੱਤਰੀ ਹਿੱਸਿਆਂ ਵਿਚ. ਅਸੀਂ ਰਸਤਿਆਂ ਦੇ ਕਿਨਾਰੇ. ਨਾਰੀਅਲ ਦੇ ਰੁੱਖਾਂ 
ਦੇ ਜੋ ਝੁੰਡਾਂ ਦੇ ਝੁੰਡ ਵੇਖਦੇ ਹਾਂ. ਉਹਨਾਂ ਦੀ ਖ਼ੂਬਸੂਰਤੀ ਵਰਣਨ ਤੋਂ' ਪਰ੍ਹੇ ਹੈ । ਮੈਨੂੰ ਆਸ 
ਹੈ ਕਿ ਨਾਰੀਅਲ ਬਾਰੇ ਮੈਂ ਜੋ ਵੀ ਥੋੜ੍ਹੀਆਂ-ਬਹੁਤ ਗੌਲਾਂ ਏਥੇ ਲਿਖੀਆਂ ਹਨ. ਉਹ ਪਾਤਕਾਂ 
ਦੀ. ਇਸ ਰੋਖ ਨੂੰ ਪਛਾਨਣ ਵਿੱਚ ਸਹਾਇਤਾ ਕਰਨਗੀਆਂ. ਜਦ ਵੀ ਉਹ ਇਸ ਰੁਖ ਨੂੰ 
ਵੇਖਣਗੇ. ਭਾਵੇਂ ਕਿ ਪਹਿਲਾਂ ਉਹ ਇਸ ਰੁੱਖ ਤੋ' ਅਸਲੋ' ਹੀ ਅਨਜਾਣ ਹੋਣ ! 

ਹਾਲ ਵਿਚ ਹੀ ਇੰਕ ਟਿਪਣੀ ਵਿਚ ਜੋ ਮੈਂ 'ਬੈਬਈ ਦੀ ਪ੍ਰਕਿਰਤਕ ਇਤਿਹਾਸ 
ਸੋਸਾਇਟੀ ਦੀ ਪਤ੍ਰਿਕਾ ਵਿਚ ਪ੍ਰਕਾਸ਼ਿਤ ਕੀਤੀ ਸੀ. ਮੈਂ ਮਿਸਟਰ ਸਟੀਫ਼ੰਸ ਦੇ ਇੱਕ ਪਤਰ 
ਦਾ ਅਨੁਵਾਦ ਦਿੱਤਾ ਸੀ। ਸਟੀਫ਼ੰਸ ਭਾਰਤ ਆਉਣ ਵਾਲਾ ਪਹਿਲਾਂ 
ਅੰਗਰੇਜ਼ ਯਸੂਹੀ ਸੀ। ਉਹ ਪੋਤਰ ਸਟੀਫ਼ੌਸ ਨੋ ਅਕਤੂਬਰ 1583 ਵਿੱਚ, ਪੈਰਿਸ ਵਿੱਚ 
ਆਪਣੇ ਭੁਰਾ ਨੂੰ ਲਿਖਿਆ ਸੀ। ਉਸ ਪੌਤਰ ਦੇ ਕੁਝ ਅੰਸ਼ ਏਥੇ ਦੇਣੇ ਠੀਕ 
ਰਹਿਣਗੇ। “ਇਸ ਦੇਸ਼ ਵਿੱਚ ਆਮ ਹੋਣ ਵਾਲਾ ਇੰਕ ਰੁਖ ਹੈ . . . . ਤਥਾ=ਕਥਿਤ 'ਪਾਮ- 
2. ੫. ੨0. ਭਾਵ ਨਾਰੀਅਲ ਦਾ ਰੁੱਖ ।' ਨਾਰੀਅਲ ਦੇ ਇਸ ਜ਼ੌਂਖ ਤੋਂ 
ਤੋਲ, ਸਰਾਬ(ਤਾੜੀ), ਦੌਂਧ ਅਤੇ ਮਾਖਿਉਂ-ਮਿਠੀ ਚੀਨੀ ਮਿਲਦੀ ਹੈ. ਹੋਰ ਤਾਂ ਹੋਰ ਸਿਰਕਾ 
ਵੀ ਮਿਲਦਾ ਹੈ। ਇਸ ਤੋਂ ਇਲਾਵਾ, ਇਹ ਰੋਸੇ-ਰੌਸੀਆਂ ਬਣਾਉਣ ਦੇ ਕੰਮ ਆਉਂਦਾ ਹੈ 
ਅਤੇ ਇਸ ਦੇ ਪੌਤੋ. ਵਰਖਾ ਤੋਂ ਬਚਣ ਵਾਸਤੇ ਝੈਂਪੜੀਆਂ ਦੀਆਂ ਛੌਤਾਂ ਬਣਾਉਣ ਲਈ 
ਵਰਤੇ ਜਾਂਦੇ ਹਨ । ਇਸ ਨੂੰ ਸਾਰਾ ਸਾਲ ਹੀ ਫਲ ਲੌਗਦੈ ਹਨ, ਖਜੂਰਾਂ ਨਹੀਂ. ਸਗੋਂ ਆਦਮੀ 
ਦੇ ਸਿਰ ਵਰਗੇ ਗਿਰੀਦਾਰ ਫਲ। ਉਸਦੇ ਬਾਹਰਲੇ ਰੋਸ਼ੋ ਲਾਹ ਦੇਣ 'ਤੇ ਵੀ ਗਰੀ ਜਾਂ 


94 ਜਾਣੇ-ਪਛਾਣੇ ਰੁੱਖ 


ਖੋਪਾ ਏਨਾ ਵੌਡਾ ਹੁੰਦਾ ਹੈ, ਜਿੰਨੀਆਂ ਕਿ ਦੋ ਮੁੰਠਾਂ ਮਿਲਾ ਕੇ । ਉਸ ਦੇ ਅਦਰ ਇਕ ਤਰਲ 
ਪਦਾਰਥ ਜਾਂ ਪਾਣੀ ਹੁੰਦਾ ਹੈ, ਜੋ ਹਲਕੀ ਬੀਅਰ ਵਰਗਾ ਹੀ ਹੁੰਦਾ ਹੈ। ਉਹ ਪੀਣ ਲਈ 
ਚੰਗਾ ਤੇ ਤਾਜ਼ਗੀ-ਬਖ਼ਸ਼ ਹੁੰਦਾ ਹੈ। ਇਹ ਮਿਕਦਾਰ ਵਿਚ ਏਨਾ ਜ਼ਿਆਦਾ ਹੁੰਦਾ ਹੈ ਕਿ 
ਇੱਕ ਨਾਰੀਅਲ ਦਾ ਪਾਣੀ ਪੀਣ ਤੋਂ ਪਿੱਛੋਂ ਤੁਸੀਂ ਸ਼ਾਇਦ ਹੀ ਦੂਸਰੇ ਦੀ ਲੋੜ ਮਹਿਸੂਸ 
ਕਰੋ। ਗਰੀ ਜਾਂ ਖੋਪੇ ਦੇ ਐਦਰਲੋ ਪਾਸੇ ਇੱਕ ਚਿੰਟੀ-ਜਿਹੀ ਚੀਜ਼ ਹੁੰਦੀ ਹੈ. ਜੋ ਖਾਣ ਨੂੰ 
ਬਹੁਤ ਮਜ਼ੇਦਾਰ ਹੁੰਦੀ ਹੈ। ਖੋਪੇ ਦੇ ਛਿਲਕੇ ਤੋਂ ਪਿੰਡ ਦੇ ਲੋਹਾਰ ਨੂੰ ਕੋਲਾ ਮਿਲਦਾ ਹੈ, 
ਜਦ ਕਿ ਸਮੁੰਦਰੀ ਸਾਹਿਲ ਦੇ ਨਾਲ-ਨਾਲ ਰਹਿਣ ਵਾਲੇ ਲੋਕ ਨਾਰੀਅਲ ਨਾਲ ਭਰੇ 
ਜਹਾਜ਼, ਜਿਹਨਾਂ ਵਿਚ ਬਾਦਬਾਨਾਂ, ਜਹਾਜ਼ ਦੇ ਰੋਸਿਆਂ ਅਤੇ ਹੋਰ ਸਾਜ਼-ਸਾਮਾਨ ਆਦਿ 
ਦੇ ਨਾਲ. ਧੁਰ ਉੱਪਰ ਤੌਕ ਨਾਰੀਅਲ ਦੇ ਉੱੰਚੇ-ਉਂਚੇ ਢੇਰ ਲੌਗੇ ਹੁੰਦੇ ਹਨ. ਦੂਸਰੀਆਂ 
ਥਾਵਾਂ ਨੂੰ ਭੇਜਦੇ ਹਨ, ਇਸ ਤੋਂ ਇਲਾਵਾ ਲੋਕ, ਇੰਕ-ਦੁਸਰੇ ਨੂੰ. ਜੋ ਖ਼ਤ-ਪੋਤਰ ਭੇਜਦੇ 
ਹਨ, ਉਹ ਵੀ ਲੌਂਗਭਗ ਹਮੇਸ਼ਾ ਹੀ ਨਾਰੀਅਲ ਦੇ ਪੌਤਿਆਂ ਉੱਤੇ ਲਿਖੇ ਹੋਏ ਹੰਦੇ ਹਨ। 
ਹੀ ਕੋਈ ਹੋਰ ਸੁਰੋਖਿਆ ਵਰਤਦੇ ਹਨ। 

(ਇਸ ਕਾਂਡ ਦੇ ਨਾਲ. ਜੋ ਚਿਤਰ ਦਿੱਤੇ ਗਏ ਹਨ. ਉਹ ਆਕਸਫ਼ੋਰਡ 
ਯੂਨੀਵਰਸਿਟੀ ਪ੍ਰੈੱਸ ਵਲੋਂ ਪ੍ਰਕਾਸ਼ਿਤ, ਈ. ਬਲੈਟਰ ਦੀ ਪੁਸਤਕ “ਬਰਤਾਨਵੀ ਭਾਰਤ ਅਤੇ 
ਸੀ ਲੰਕਾ ਦੇ ਤਾੜ” 'ਚੋਂ ਆਗਿਆ ਸਹਿਤ ਲਏ ਗਏ ਹਨ) 


29. ਤਾਂਬਾ-ਫਲੀ 


ਪੈੱਠਟੋਫੋਰਮ ਟੈਰੋਕਾਰਪਮ (ਡੀ. ਸੀ.) ਬੈਕਰ 
(ਕੁਲ : ਸੀਜ਼ਲਪਿਨੀਏਸੀ) 


ਅਪ੍ਰੈਲ ਮਹੀਨੇ ਦੇ ਅਖ਼ੀਰ ਜਿਹੇ 'ਚ. ਸਾਡੇ ਸ਼ਹਿਰਾਂ ਦੀਆਂ ਬਹੁਤ ਸਾਰੀਆਂ ਗਲੀਆਂ ਅਤੇ 
ਸੜਕਾਂ, ਜ਼ਰਦ ਰੰਗ ਦੇ ਫੁੱਲਾਂ ਦੀ ਭਰਮਾਰ ਨਾਲ. ਟਹਿ-ਟਹਿ ਕਰ ਉੱਠਦੀਆਂ ਹਨ। 
ਇਹਨਾਂ ਫੁਲਾਂ ਨੇ ਨਾ ਸਿਰਫ਼ ਰੁੱਖਾਂ ਨੂੰ ਇੰਕ ਰੌਗੀਨ ਘੇਰਾ-ਜਿਹਾ ਬਣਾ ਕੇ ਕੌਜਿਆ ਹੁੰਦਾ 
ਹੈ, ਸਗੋਂ' ਰੁੱਖਾਂ ਦੇ ਥਲੇ ਦੀ ਧਰਤੀ ਵੀ, ਫੁਲਾਂ ਨਾਲ ਢੋਕੀ ਹੋਈ ਹੁੰਦੀ ਹੈ, ਜਿਵੇਂ ਸ਼ੋਖ਼- 
ਸੁਨਹਿਰੀ ਰੰਗਾਂ ਦਾ ਇੱਕ ਜਾਦੂਮਈ ਕਾਲੀਨ ਵਿਛਿਆ ਹੋਇਆ ਹੋਵੇ। ਇਹ ਦਿ੍‌ਸ਼ ਹੋਰ 
ਵੀ ਵਧੇਰੇ ਦਿਲਕਸ਼ ਜਾਪਦਾ ਹੈ, ਕਿਉਂਕਿ ਉਸ ਸਮੇਂ. ਸਿਰਫ਼ ਇਹੀ ਇੱਕੋ ਇੰਕ ਰੋਖ 
ਫੋਲ ਫੁਲਾਕੇ 'ਚ ਹੁੰਦਾ ਹੈ। 


ਨਾਂ 
ਇਸ ਰੋਂਖ ਦਾ ਵਿਗਿਆਨਕ ਨਾਂ ਪਿਛਲੋਂ ਕੁਝ ਸਮੇਂ ਵਿੱਚ, ਕਈ ਵਾਰੀ ਬਦਲਿਆ ਹੈ । 
ਸਾਡੇ ਪੇੜ-ਪੋਦਿਆਂ ਵਿਚ, ਇਹ 'ਪੈੱਲਟੋਫ਼ੋਰਮ ਫ਼ੈਰੂਜੀਨੀਅਮ' ਵਜੋਂ ਪ੍ਰਸਿੱਧ ਹੈ। ਇਸ ਦੇ 


੧ 









0੬ 
੨੨ ੨ 
੨ _ ਦੱਤ 
ਨ (ਰੱ 
(0, 6, ਹੱਟ 
ਦੇਉ ਦੋ ਰੰ 0; [ 
ਟੇ [ =ਦੱਆ/ ਮਲ 
ਕੀ ਪੇ 71! ਕੀ ਹੈ 
99100-੨੩੬00 4 
੧4 ਨੀ ਵੱ ਇੱ 
2 ਇਉ 
1 1 ਮੀ 1 
ਆ 0 ਰੂ ਹੈ, ਰੀ 
੫-10[0/.,;00110;0 
0, 900 ੩ >ਡ 


ਚਿੱਤਰ 15. ਤਾਂਬਾ-ਫਲਾਂ (ਪੈਂਲਟੇਫ਼ੌਰਮ ਟੈਰੋਕਾਰਪਮ ਬੈਕਰ) 


9ਓੰ ਜਾਣੇ-ਪਛਾਣੇ ਰੁੱਖ 


ਹੋਰ ਵੀ ਕਈ ਨਾਂ ਹਨ, ਜਿਵੇਂ ਕਿ 'ਪੈਂਲਟੋਫ਼ੋਰਮ ਇਨਰਮੇ' 'ਪੈਂਲਟੋਫ਼ੋਰਮ ਰੋਕਸਬਰਘੀ' 
ਜਾਂ ਪੈੱਲਟੋਫ਼ੋਰਮ ਟੈਰੋਕਾਰਪਮ'। ਇਹ ਸਾਰੇ ਹੀ ਨਾਂ ਇੱਕੋ ਰੋਖ ਦੇ ਹਨ। 'ਰੌਸਟੀ ਸ਼ੀਲਡ 
ਬੋਅਰਰ' ਇਸ ਰੁਖ ਦਾ ਆਮ ਪ੍ਰਚਲਤ ਅੰਗਰੇਜ਼ੀ ਨਾਂ ਹੈ ਜੋ ਇਸ ਦੇ ਵਿਗਿਆਨਕ ਨਾਂ 
ਦਾ ਅਨੁਵਾਦ ਹੈ । 'ਪੈੱਲਟੋਫ਼ੋਰਮ' ਜਾਂ ਸ਼ੀਲਡ-ਬੇਅਰਰ' ਭਾਵ ਢਾਲ-ਬਰਦਾਰ ਵੁੱਲਾਂ ਦੀ 
ਛਿੱਲ ਜਾਂ ਢਾਲ ਨੁਮਾ ਔਖ - ਬਿੰਦੂ ਵਲ ਸੌਕੇਤ ਕਰਦਾ ਪ੍ਰਤੀਤ ਹੁੰਦਾ ਹੈ । ਫ਼ੈਰੁਜੀਨੀਅਮ' 
ਦਾ ਅਰਥ ਹੈ. 'ਜ਼ੰਗਾਲਦਾਰ' ਜੋ ਡੋਡੀਆਂ ਅਤੇ ਫਲਾਂ ਦੇ ਜ਼ੰਗਾਲੇ ਹੋਏ ਜਾਂ ਸੁਰਮੀ-ਮਾਇਲ 
ਭੂਰੇ ਰੰਗ ਵਲ ਇਸ਼ਾਰਾ ਕਰਦਾ ਹੈ, ਜੋ ਕਿ ਦੋਵੇਂ ਹੀ ਰੌਖ 'ਤੇ ਬਹੁਤ ਉੱਘੜਵੇਂ ਹੰਦੇ ਹਨ। 
ਫਲੀਆਂ ਦੇ ਰੰਗ ਦੇ ਕਾਰਨ, ਰੌਂਖ ਨੂੰ ਕਈ ਵਾਰ ਤਾਂਬਾ-ਫਲੀ ਰੌਂਖ ਵੀ ਆਖਿਆ ਜਾਂਦਾ 
ਹੈ, ਕਿਉਂਕਿ ਫਲੀ ਦਾ ਰੈਗ ਜ਼ੌਗਾਲ ਵਰਗਾ ਜਾਂ ਤਾਂਬੇ ਵਰਗਾ ਹੁੰਦਾ ਹੈ। ਟੈਰੋਕਾਰਪਮ 
ਦਾ ਅਰਥ ਹੈ “ਪਰਦਾਰ ਫਲ ਵਾਲਾ।" 


ਮੁਲ ਘਰ 

ਇਸ ਰੌਖ ਦਾ ਮੂਲ ਘਰ ਸ੍ਰੀਲੰਕਾ ਹੈ, ਜਿੱਥੋਂ ਔਗੇ ਇਹ ਦੋਖਣ ਵਲ ਅਤੇ ਪੂਰਬ ਵਲ 
ਮਲਾਇਆ ਵਿਚੋਂ ਦੀ ਹੁੰਦਾ ਹੋਇਆ, ਆਸਟੇਲੀਆ ਦੇ ਉੱਤਰੀ ਹਿੰਸਿਆਂ ਤੌਂਕ ਚਲਾ ਗਿਆ 
ਹੈ। ਮੈਂ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਰੋਖ ਦੀ ਖੇਤੀ ਆਮ ਕਰਕੇ 
ਭਾਰਤ ਵਿੱਚ ਅਤੇ ਖ਼ਾਸ ਕਰਕੇ ਬੰਬਈ ਵਿੱਚ. ਪਹਿਲੀ ਵਾਰ ਕਦੋਂ ਸ਼ੁਰੂ ਕੀਤੀ ਗਈ. ਪਰ 
ਮੈਂ ਇਸ ਵਿੱਚ ਕਾਮਯਬ ਨਹੀਂ ਹੋ ਸਕਿਆ। 19ਵੀਂ ਸਦੀ ਦੇ ਸ਼ੁਰੂ ਵਿਚ ਇਹ ਰੱਖ, ਕਲਕੋਤੇ 
ਦੇ ਬਨਸੌਂਪਤ ਵਿਗਿਆਨਕ ਬਾਗ ਵਿਚ, ਮੋਲੇਕਾਸ ਤੋਂ ਲਿਆਂਦੇ ਗਏ ਬੀਜਾ ਤੋਂ ਉਗਾਇਆ 
ਜਾ ਰਿਹਾ ਸੀ। ਸਪੋਸ਼ਟ ਹੈ ਕਿ 1814 ਤੌਕ ਉਸ ਰੌਖ ਨੂੰ ਬੀਜ ਬਣਨੇ ਸ਼ੁਰੂ ਨਹੀਂ ਸਨ 
ਹੋਏ । ਬੰਬਈ ਦੇ ਰੁੱਖਾਂ ਨਾਲ ਸੰਬੰਧਿਤ. 19ਵੀਂ ਸਦੀ ਵਿਚ ਛਪੀਆਂ ਪੁਸਤਕਾਂ ਵਿੱਚ. ਇਸ 
ਰੌਖ ਦਾ ਕੋਈ ਜ਼ਿਕਰ ਨਹੀਂ ਸੀ ਮਿਲਦਾ। ਗਰਾਹਮ ਦੀ “ਬੰਬਈ ਵਿੱਚ ਅਤੇ ਉਸ 
ਦੇ ਆਲੇ-ਦੁਆਲੇ ਹੋਣ ਵਾਲੇ ਪੋਦਿਆਂ ਦੀ ਸੂਚੀ" (1839). ਤਲਜ਼ੱਲ ਅਤੇ ਗਿਬਸਨ 
ਦੀ "ਬੰਬਈ ਦੇ ਪੇੜ-ਪੋਦੇ” (1861),ਅਤੇ ਨਾਈਰਨ ਦੀ “ਪੋਛਮੀ ਭਾਰਤ ਦੇ ਫੁਲਦਾਰ 
ਪੋਦੇ” (1894) ਇਸ ਰੁੱਖ ਨੂੰ ਨਾ ਹੀ ਬੰਬਈ ਦੇ ਮੂਲ ਰੌਖਾਂ ਜਾਂ ਬਾਹਰੇ ਲਿਆ ਕੇ, ਬੋਬਈ 
ਵਿੱਚ ਉਗਾਏ ਜਾਣ ਵਾਲੇ ਰੁੱਖਾਂ ਦੀ ਸੂਚੀ ਵਿਚ ਸ਼ਾਮਿਲ ਕਰਦੀਆਂ ਹਨ। ਇਹ ਗੌਲ 
ਵਾਕਈ ਬਹੁਤ ਅਹਿਮ ਹੈ ਕਿ ਪੰਜਾਹ ਤੋਂ ਕੁਝ ਵਧ ਵਰ੍ਹਿਆਂ ਦੇ ਐਦਰ-ਅੰਦਰ ਹੀ ਤਾਂਬਾ- 
ਫਲੀ ਦਾ ਰੋਂਖ ਪੌਛਮੀ ਭਾਰਤ ਵਿਚ ਏਨਾ ਪ੍ਰਚੌਲਤ ਹੋ ਗਿਆ ਹੈ ਅਤੇ ਏਨਾ ਜ਼ਿਆਦਾ 
ਫੈਲ ਗਿਆ ਹੈ। 


ਵਰਣਨ 

ਇਹ ਰਸਤਿਆਂ 'ਤੇ ਲਾਉਣ ਲਈ ਇੰਕ ਚੰਗਾ ਰੌਂਖ ਹੈ। ਸੁਖਾਵੀਆਂ ਸਥਿਤੀਆਂ ਵਿੱਚ 
ਇਹ 10-15 ਮੀਟਰ ਉੱਚਾ ਹੋ ਜਾਂਦਾ ਹੈ। ਇਸ ਦੀਆਂ ਸ਼ਾਖ਼ਾਂ ਬਹੁਤ ਫੈਲਰਵੀਆਂ ਅਤੇ 
ਪੱਤੇ ਬਹੁਤ ਹੀ ਭਰਵੇਂ-ਸੰਘਣੇ ਹੁੰਦੇ ਹਨ । ਸਾਡੇ ਸ਼ਹਿਰਾਂ, ਕਸਬਿਆਂ ਦੀਆਂ ਗਲੀਆਂ ਤੇ 
ਸੜਕਾਂ ਦੇ ਨਾਲ-ਨਾਲ ਲੌਂਗੇ ਇਸ ਰੁਖ ਦੀ ਛਾਂ, ਸਾਲ ਦੇ ਗਰਮ ਮਹੀਨਿਆਂ 'ਚ ਬਹੁਤ 
ਹੀ ਸੁਆਗਤ-ਯੋਗ ਹੁੰਦੀ ਹੈ। ਇਹ ਇੱਕ ਪੌਤਝੜੀ ਰੁੱਖ ਹੈ। ਦਸੰਬਰ ਅਤੇ ਸ਼ੁਰੂ ਜਨਵਰੀ 
ਦੇ ਦੌਰਾਨ, ਇਸ ਦੇ ਪੋਤੇ ਝੜ ਜਾਂਦੇ ਹਨ। ਛੇਤੀ ਹੀ ਪਿਛੋਂ ਛੋਟੇ-ਛੋਟੇ ਨਵੇਂ ਪਤੇ ਨਿਕਲ 


ਤਾਂਬਾ-ਫਲੰ 97 


ਆਉਂਦੇ ਹਨ ਅਤੇ ਫ਼ਰਵਰੀ ਦੇ ਅਖ਼ੀਰ ਤੌਕ ਰੁਖ ਪੂਰੀ ਤਰ੍ਹਾਂ ਪੌਤਿਆਂ ਨਾਲ ਢੌਕਿਆ 
ਜਾਂਦਾ ਹੈ। ਪਤੇ ਸੰਯੁਕਤ ਹੁੰਦੇ ਹਨ, 25 ਸੈਂਟੀਮੀਟਰ ਜਾਂ ਵੇਧੇਰੇ ਲੰਮੇ । ਪੋਤੇ ਦੇ ਕੇਂਦਰ 
ਵਿਚ, ਇੱਕ ਡੰਡੀ ਹੁੰਦੀ ਹੈ, ਜਿਸ ਦੇ ਨਾਲ-ਨਾਲ, ਦੋਵਾਂ ਪਾਸਿਆਂ 'ਤੇ 5-15 ਜੋੜੀਆਂ 
ਛੋਟੀਆਂ ਪੋਤੀਆਂ ਜਿਹੀਆਂ ਹੁੰਦੀਆਂ ਹਨ । ਹਰੇਕ ਪੌਤੀ-ਪੋਖ ਦੀ ਇੰਕ ਛੋਟੀ ਜਿਹੀ ਡੰਡੀ 
ਹੁੰਦੀ ਹੈ, 10-12 ਸੈਂਟੀਮੀਟਰ ਲੰਮੀ ਅਤੇ ਉਸ ਉਤੇ ਛੋਟੀਆਂ ਪੌੜੀਆਂ ਦੇ 10-12 ਜਾਂ 
ਵਧੇਰੇ ਜੋੜੇ ਹੁੰਦੇ ਹਨ। ਇਹ ਪੌਤੀਆਂ ਪੁਰਾਣੀਆਂ ਹੋ ਜਾਣ 'ਤੇ ਕੁਝ ਸਖ਼ਤ ਹੋ ਜਾਂਦੀਆਂ 
ਹਨ । ਪਹਿਲਾਂ-ਪਹਿਲਾਂ ਉਹ ਸ਼ੋਖ਼ ਹਰੇ ਰੰਗ ਦੀਆਂ ਹੁੰਦੀਆਂ ਹਨ, ਮਗਰੋ' ਹਰੀਆਂ ਜਾਂ 
ਕਾਲੀਆਂ ਹਰੀਆਂ ਹੋ ਜਾਂਦੀਆਂ ਹਨ। ਉਹ ਚੌਰਸ ਜਿਹੀਆਂ. ਗੋਲ ਜਿਹੀਆਂ ਜਾਂ ਫਿਰ 
ਸਿਰੇ ਤੋਂ ਦੰਦੇਦਾਰ ਹੁੰਦੀਆਂ ਹਨ ਅਤੇ ਆਪੋ-ਵਿਚ ਬਹੁਤ ਨੋੜੇ ਅਤੇ ਭਰਵੀਆਂ ਲਗੀਆਂ 
ਹੋਈਆਂ ਹੁੰਦੀਆਂ ਹਨ। ਫੋਲ ਫ਼ਰਵਰੀ ਦੇ ਅਖ਼ੀਰ ਵਿਚ ਨਿੱਕਲਦੇ ਹਨ । ਅਪ੍ਰੈਲ ਦੇ ਔਧ 
ਵਿੱਚ ਉਹ ਭਰ ਖੇੜੇ ਵਿਚ ਹੰੰਦੇ ਹਨ ਅਤੇ ਕਈ ਵਾਰੀ ਮੋਨਸੂਨ ਤੌਕ ਵੀ ਖਿੜਦੇ ਰਹਿੰਦੇ 
ਹਨ । ਪਹਿਲਾ ਨਿੱਕੀਆਂ ਨੰਗੀਆਂ ਸ਼ਾਖ਼ਾਂ 'ਤੇ ਡੋਡੀਆਂ ਨਿਕਲਦੀਆਂ ਹਨ. ਜ਼ਿਆਦਾਤਰ 
ਰੌਖਾਂ ਦੀਆਂ ਸ਼ਾਖ਼ਾਂ ਦੇ ਸਿਰਿਆਂ 'ਤੇ। ਫੁਲਾਂ ਦੇ ਵੱਡੇ-ਵੱਡੇ ਗੁੱਛੇਜਾਂ ਲੱਗਰਾਂ ਜਿਹੀਆਂ ਬਣ 
ਜਾਂਦੀਆਂ ਹਨ । ਡੋਡੀਆਂ ਬਾਹਰੋਂ ਜ਼ੰਗਾਲ-ਰੰਗੀਆਂ ਜਾਂ ਜੈਤੂਨੀ ਹਰੀਆਂ ਅਤੇ ਕੁੌਝ-ਕੁੰਝ 
ਲੂੰਦਾਰ ਹੁੰਦੀਆਂ ਹਨ। ਜਦੋਂ ਫੁੱਲ ਖਿੜਦੇ ਹਨ. ਤਾਂ ਪੁਸ਼ਪ-ਪੁੰਜ ਦੇ ਹਿੱਸੇ ਔਧ ਵਿਚੋਂ 
ਹੀ ਪਿਛੇ ਨੂੰ ਇਕੌਠੇ ਜਿਹੇ ਹੋ ਜਾਂਦੇ ਹਨ। ਉਸ ਵੇਲੋਂ ਪੁਸ਼ਪ-ਪੁਜ ਹਰੇ ਰੰਗ ਦਾ ਜਾਂ 
ਹਰਿਆਲੀ-ਮਾਇਲ ਹੁੰਦਾ ਹੈ। ਪੈਖੜੀਆਂ ਸ਼ੋਖ਼ ਜ਼ਰਦ ਹੁੰਦੀਆਂ ਹਨ. ਪੂਰੀਆਂ ਖੌਲ੍ਹਣ 
'ਤੇ ਉਹ ਲੌਂਗਭਗ 25 ਮਿਲੀਮੀਟਰ ਆਕਾਰ ਦੀਆਂ ਹੁੰਦੀਆਂ ਹਨ। ਉਹਨਾਂ ਦੇ ਕਿਨਾਰੇ 
ਲਹਿਰਦਾਰ ਜਾਂ ਘੁੰਘਰਿਆਲੇ ਹੁੰਦੇ ਹਨ। ਉਹ ਸਿਰੇ ਤੋਂ ਚੌੜੀਆਂ ਜਾਂ ਥੋੜ੍ਹੀਆਂ ਬਹੁਤ 
ਗੋਲ ਜਿਹੀਆਂ ਹੁੰਦੀਆਂ ਹਨ. ਅਤੇ ਸੋੜੇ-ਪਤਲੋ ਮੌਂਢ ਵਲ ਨੂੰ ਢਾਲਵੀਆਂ ਜਾਂ ਪਤਲੀਆਂ 
ਹੁੰਦੀਆਂ ਜਾਂਦੀਆਂ ਹਨ। ਪੌਕੇਸਰ ਗਿਣਤੀ ਵਿਚ ਦਸ ਹੁੰਦੈ ਹਨ. ਪਰਾਗ-ਕੋਸ਼ ਸੰਤਰੀ 
ਜ਼ਰਦ ਰੰਗ ਦੇ ਹੁੰਦੇ ਹਨ। ਉਹ ਪਤਲੀਆਂ-ਪਤਲੀਆਂ ਰਜ-ਤਾਰਾਂ ਤੇ ਟਿਕੇ ਹੌਦੇ ਹਨ, 
ਜੋ ਮੁਢ ਤੋਂ ਲੂੰਦਾਰ ਹੁੰਦੀਆਂ ਹਨ। ਔਖ ਬਿੰਦੂ ਇੱਕ ਛੋਟੀ. ਗੋਲ-ਜਿਹੀ ਬਣਤਰ ਹੁੰਦਾ 
ਹੈ, ਆਮ ਤੌਰ 'ਤੇ ਹਰੇ ਰੰਗ ਦਾ. ਜੋ ਕਿ ਇੰਕ ਲੰਮੀ-ਪਤਲੀ ਸਲਾਈ-ਜਿਹੀ 'ਤੇ ਟਿਕਿਆ 
ਹੁੰਦਾ ਹੈ। ਔਖ-ਬਿੰਦੂ ਇੰਕ ਬਿਲਕੁਲ ਨਿੱਕੀ ਜਿਹੀ ਉਲਟੀ ਢਾਲ ਵਰਗਾ ਜਾਂ ਛਤਰੀ 
ਵਰਗਾ ਹੋ ਸਕਦਾ ਹੈ। ਫਲੀਆਂ 5-10 ਸੈਂਟੀਮੀਟਰ ਲੰਮੀਆਂ, 18-20 ਮਿਲੀਮੀਟਰ 
ਚੋੜੀਆਂ ਅਤੇ ਕੁਂਝ ਕੁਝ ਮੋਟੀਆਂ ਹੁੰਦੀਆਂ ਹਨ। ਉਹ ਪੁਰਾਣੇ ਤਾਂਬੇ ਦੇ ਰੰਗ ਦੀਆਂ ਜਾਂ 
ਜ਼ੰਗਾਲ-ਰੰਗੀਆਂ ਭੂਰੀਆਂ ਹੁੰਦੀਆਂ ਹਨ। ਫਲੀਆਂ ਰੁੱਖ 'ਤੇ ਲੈਂਗਭਗ ਸਾਰਾ ਸਾਲ ਹੀ 
ਰਹਿੰਦੀਆਂ ਹਨ, ਉਦੋਂ' ਵੀ, ਜਦੋਂ ਰੋਂਖ ਪੋਤਰ ਹੀਣ ਹੁੰਦਾ ਹੈ। ਉਸ ਵੇਲੋ ਤੌਕ ਉਹ ਆਮ 
ਤੋਰ 'ਤੇ ਘਸਮੈਲੋ ਕਾਲੇ ਰੰਗ ਦੀਆਂ ਹੋ ਜਾਂਦੀਆਂ ਹਨ। 


ਫੌਲ-ਫੁਲਾਕੇ ਦਾ ਮੋਸਮ 

ਜਿਵੇਂ ਕਿ ਉੱਪਰ ਆਖਿਆ ਗਿਆ ਹੈ, ਤਾਂਬਾ ਫਲੀ ਰੁੱਖ ਨੂੰ ਆਮ ਤੌਰ 'ਤੇ ਫ਼ਰਵਰੀ ਦੇ 
ਔਧ ਵਿਚ ਫੁਂਲ-ਫੁਲਾਕਾ ਪੈਣਾ ਸ਼ੁਰੂ ਹੁੰਦਾ ਹੈ ਅਤੇ ਉਹ ਜੂਨ ਤੌਂਕ ਜਾਰੀ ਰਹਿੰਦਾ ਹੈ। 
ਕੁੱਝ ਰੁੱਖਾਂ ਨੂੰ ਫੌਂਲ ਰਤਾ ਚਿਰਕੇ ਪੈਂਦੇ ਹਨ ਅਤੇ ਉਹਨਾਂ ਦੇ ਫੋਲ ਮੋਨਸੂਨ ਆ ਜਾਣ 
ਤੋਂ ਬਾਅਦ ਵੀ, ਸ਼ੋਖ਼-ਚਮਕਦਾਰ ਰਹਿੰਦੇ ਹਨ। ਬੰਬਈ ਵਿਚ ਕੁੱਝ ਰ੍ਖਾਂ ਨੂੰ ਮੋਨਸੂਨ ਆ 


98 ਜਾਣੋ-ਪਛਾਣੇ ਰੁੱਖ 


ਜਾਣ 'ਤੇ ਦੂਸਰੀ ਵਾਰ ਵੁਂਲ-ਫੁਲਾਕਾ ਪੈਂਦਾ ਹੈ ਅਤੇ ਫੁੱਲ ਅਕਤੂਬਰ ਅਤੇ ਨਵੰਬਰ ਵਿੱਚ 
ਵੀ ਨਿਕਲਦੇ ਰਹਿੰਦੇ ਹਨ। 


ਖੇਤੀ 


ਇਸ ਰੁੱਖ ਦੀ ਖੇਤੀ ਦਾ ਸੋਭ ਤੋਂ ਸੋਖਾ ਤਰੀਕਾ ਹੈ, ਬੀਜ ਲਾ ਕੇ ਉਗਾਉਣਾ। ਬੀਜ ਕਾਫ਼ੀ 
ਬਹੁਲਤਾ ਵਿੱਚ ਪੈਦਾ ਹੁੰਦੇ ਹਨ। ਕਿਆਰੀ ਵਿੱਚ ਜਾਂ ਗਮਲਿਆਂ ਵਿੱਚ ਬੀਜ ਉਗਾ ਲਉ। 
ਜਦੋ ਪਨੀਰੀ 1-2 ਮੀਟਰ ਉੱਚੀ ਹੋ ਜਾਵੇ, ਤਾਂ ਉੱਸ ਨੂੰ ਪੁੰਟ ਕੇ, ਠੀਕ ਥਾਂ 'ਤੇ ਲਾ ਦਿਉ । 
ਜੇ ਛੋਟੇ ਪੋਦਿਆਂ ਨੂੰ ਬਾਕਾਇਦਾ ਪਾਣੀ ਦੇਣਾ ਮੁਸ਼ਕਿਲ ਜਾਂ ਨਾਮੁਮਕਿਨ ਹੋਵੇ, ਤਾਂ ਉਹਨਾਂ 
ਨੂੰ ਸੋਨਸੂਨ ਦੇ ਸ਼ੁਰੂ ਵਿਚ ਲਾਉਣਾ ਸਭ ਤੋਂ ਚੰਗਾ ਰਹਿੰਦਾ ਹੈ। ਤਾਂਬਾ-ਫਲੀ ਦਾ ਰੁਖ 
ਅਕਸਰ ਗੁਲਮੋਹਰ ਜਾਂ ਲਾਲ ਰੰਗ ਦੇ ਫੁਲਾਂ ਵਾਲੋਂ ਅਜਿਹੇ ਹੋਰ ਰੋਖਾਂ ਨਾਲ ਰਲਾ ਕੇ 
ਗਲੀਆਂ ਤੇ ਸੜਕਾਂ ਦੇ ਕਿਨਾਰੇ ਲਾਇਆ ਜਾਂਦਾ ਹੈ. ਜਿਹਨਾਂ ਨੂੰ ਫੌਲ-ਫੁਲਾਕਾ ਲੌਗਭਗ 
ਉਸੇ ਸਮੇਂ ਹੀ ਪੈਂਦਾ ਹੈ। ਸਿਟੇ ਵਜੋਂ, ਦਿ੍‌ਸ਼ ਬਹੁਤ ਹੀ ਸ਼ਾਨਦਾਰ ਰਹਿੰਦਾ ਹੈ, ਸ਼ੋਖ਼ ਰੰਗਾਂ 
ਦੇ ਫੁੱਲਾਂ ਦੀ ਭਰਮਾਰ. ਪਹਿਲਾਂ ਜ਼ਰਦ-ਪੀਲੋ ਫੁੱਲ, ਫਿਰ ਲਾਲ ਜਾਂ ਸੰਗਤਰੀ। ਉਹ 
ਸਾਰੇ ਮਿਲ ਕੇ. ਬਹੁਤ ਹੀ ਵਧੀਆ ਤੇ ਰੰਗੀਨ ਸੁਮੋਲ ਪੈਦਾ ਕਰਦੇ ਹਨ। 


30. ਅਸ਼ੋਕ 


ਪੋਲੀੀਐਲਥੀਆ ਲੰਗੀਫ਼ੋਲੀਆ (ਸੋਨ) ਥਾਅ 
(ਕੁਲ : ਐਨੌਨੋਸੀ) 


ਭਾਰਤੀ ਭਾਸ਼ਾਵਾਂ ਵਿਚ ਇਹ ਰੁਖ 'ਐਸੋਪਲਵ' ਜਾਂ ਸਿਰਫ਼ 'ਅਸ਼ੋਕ' ਦੇ ਨਾਂ ਨਾਲ ਪ੍ਰਸਿੱਧ 
ਹੈ। ਅਸ਼ੋਕ ਨਾਂ ਕੁਝ ਗੜਬੜ ਪੈਦਾ ਕਰ ਸਕਦਾ ਹੈ. ਕਿਉਂਕਿ ਇਹ ਨਾਂ ਇੰਕ ਪਵਿੱਤਰ 
ਰੋਖ “ਸਾਰਾਕਾ ਇੰਡੀਕਾ” (ਪੁਰਾਣੇ ਸਾਹਿਤ ਵਿਚ ਇਸ ਲਈ ਅਕਸਰ 'ਜੋਨੋਸ਼ੀਆ ਅਸ਼ੋਕਾ' 
ਵੀ ਵਰਤਿਆ ਜਾਂਦਾ ਹੈ) ਦਾਂ ਹੈ। ਪੋਲੀਐਲਥੀਆ ਯੂਨਾਨੀ ਸ਼ਬਦ ਤੋ ਬਣਿਆ ਹੈ, 'ਪੋਲੀ' 
ਦਾ ਅਰਥ ਹੈ, ਬਹੁਤ ਜਾਂ ਕਈ ਅਤੇ 'ਐਲਥਾਈਨੋ' ਦਾ ਮਤਲਬ ਹੈ, ਇਲਾਜ ਕਰਨਾ 
ਜਾਂ ਠੀਕ ਕਰਨਾ। 'ਲੌਂਗੀਫ਼ੋਲੀਆ' ਦਾ ਅਰਥ ਹੈ -- 'ਲੰਮੇ ਪੌਤਿਆਂ ਵਾਲਾ।' 

ਮੂਲ ਅਤੇ ਵਰਤੋ 

ਅਸ਼ੋਕ ਭਾਰਤ ਦੇ ਧੁਰ-ਦੌਖਣੀ ਹਿੱਸਿਆਂ ਅਤੇ ਸ੍ਰੀ ਲੰਕਾ ਦਾ ਮੂਲ ਰੁੱਖ ਹੈ। ਬੈਬਈ ਵਿਚ 
ਇਹ ਘੋਟੋ-ਘੋਟ ਇੰਕ ਸਦੀ ਤੋਂ ਉਗਾਇਆ ਜਾ ਰਿਹਾ ਹੈ। ਭਾਰਤ ਦੇ ਕਈ ਹਿੰਸਿਆਂ 
ਵਿੱਚ, ਇਸ ਨੂੰ ਪਾਕ-ਪਵਿੱਤਰ ਰਖ ਸਮਝਿਆ ਜਾਂਦਾ ਹੈ। ਇਸ ਨੂੰ ਅਸਲੀ ਅਸ਼ੋਕ ਤੋਂ 
ਦੂਸਰੇ ਨੰਬਰ 'ਤੇ ਮੰਨਿਆ ਜਾਂਦਾ ਹੈ। ਇਸੇ ਕਰਕੇ, ਇਹ ਅਕਸਰ ਹਿੰਦੂ ਮਦਰਾਂ ਦੇ 
ਨੇੜੇ ਲਾਇਆ ਜਾਂਦਾ ਹੈ। ਇਸੇ ਕਾਰਨ ਹੀ ਬਹੁਤ ਸਾਰੇ ਹਿੰਦੂ, ਤਿਉਹਾਰਾਂ ਦੇ ਅਵਸਰ 
'ਤੋ, ਇਸ ਰੌਂਖ ਦੇ ਪੌਤਿਆਂ ਦੇ ਹਾਰ ਬਣਾਉਂਦੇ ਹਨ ਅਤੇ ਆਪਣੇ ਦਰਵਾਜ਼ਿਆਂ 'ਤੇ, ਜਾਂ 


ਅਸ਼ੋਕ 9$ 


ਘਰਾਂ ਵਿੱਚ ਲਟਕਾਉਂਦੇ ਹਨ। ਇਸ ਦੀ ਲਕੜੀ ਬਹੁਤ ਹਲਕੀ ਹੰਦੀ ਹੈ ਅਤੇ ਭਾਰਤ 
ਦੇ ਕੁੱਝ ਹਿੱਸਿਆਂ ਵਿੱਚ, ਢੋਲ ਦੇ ਖ਼ੋਲ ਬਣਾਉਣ ਲਈ ਵਰਤੀ ਜਾਂਦੀ ਹੈ। ਐਨ ਦੀ ਥੁੜ੍ਹ 
ਦੇ ਦਿਨਾਂ ਵਿੱਚ, ਅਸ਼ੋਕ ਦੇ ਫਲ ਮਨੁੱਖ ਵੀ ਖਾਣ ਲਈ ਵਰਤ ਲੈਂਦੇ ਹਨ। ਉਂਜ ਪੈਛੀ 
ਤੋ ਬਾਂਦਰ ਤਾਂ ਹਮੇਸ਼ਾ ਹੀ ਇਹ ਫਲ ਬੜੇ ਚਾਅ ਨਾਲ ਖਾਂਦੇ ਹਨ। 


ਵਰਣਨ 

ਇਹ ਇੱਕ ਬਹੁਤ ਹੀ ਸ਼ਾਨਦਾਰ ਉੱਚਾ-ਲੰਮਾ ਸਦਾਬਹਾਰ ਰੁਖ ਹੈ। ਇਹ ਆਮ ਤੌਰ 'ਤੇ 
15 ਮੀਟਰ ਤੌਕ ਅਤੇ ਚੰਗੀਆਂ ਹਾਲਤਾਂ ਵਿੱਚ ਇਸ ਤੋਂ ਵੀ ਉੱਚਾ ਚਲਾ ਜਾਂਦਾ ਹੈ। ਇਸ 
ਦੇ ਪੌਤੇ, ਪੁਰਾਣੇ ਹੋ ਜਾਣ ਤੇ ਕੁਝ ਸਖ਼ਤ ਹੋ ਜਾਂਦੇ ਹਨ। ਉਹ ਸ਼ਕਲ ਵਿਚ ਘੌਟ ਚੋੜੇ 
ਬਰਛੇ ਦੇ ਸਿਰੇ ਵਰਗੇ ਹੁੰਦੇ ਹਨ, ਲੂੰਆ ਰਹਿਤ ਅਤੇ ਦੋਵਾਂ ਪਾਸਿਆਂ ਤੋਂ ਚਮਕਦਾਰ । 
ਉਹ ਕਿਨਾਰਿਆਂ ਤੋਂ ਲਹਿਰੀਆ ਹੁੰਦੇ ਹਨ। ਮੁੱਢ ਤੋਂ ਧੁਰ ਸਿਰੇ ਤੋਕ ਇੰਕ ਕੇਂਦਰੀ ਮਜ਼ਬੂਤ 
ਰਗ ਹੁੰਦੀ ਹੈ ਅਤੇ ਪਾਸਿਆਂ 'ਤੇ. 20-30 ਪਤਲੀਆਂ ਜਿਹੀਆਂ ਟੋਢੀਆਂ ਰਗਾਂ ਹੁੰਦੀਆਂ 
ਹਨ । ਪੇਤਿਆਂ ਦੀ ਸ਼ਕਲ ਅਤੇ ਇਹ ਗੋਲ ਕਿ ਉਹ ਆਮ ਤੌਰ 'ਤੇ ਹੇਠਾਂ ਵਲ ਨੂੰ ਝੁਕੇ 
ਜਾਂ ਲਟਕੇ ਹੋਏ ਹੁੰਦੇ ਹਨ. ਇਹ ਸੰਕੇਤ ਕਰਦੀ ਹੈ ਕਿ ਅਸ਼ੋਕ ਦਾ ਮੂਲ ਸਥਾਨ ਭਾਰੀ 
ਵਰਖਾ ਵਾਲਾ ਖੇਤਰ ਹੈ। ਪੌਤਿਆਂ ਦੀ ਸਤਾ ਸਾਫ਼ ਤੇ ਨਰਮ ਹੋਣ ਕਾਰਨ ਅਤੇ ਉਹਨਾਂ 
ਦੇ ਥਲੇ ਨੂੰ ਲਟਕੇ ਹੋਣ ਕਰਕੇ, ਜ਼ੋਰ ਦੀ ਵਰਖਾ ਪੈਣ 'ਤੇ, ਰੌਂਖ ਵਾਧੂ ਪਾਣੀ ਸਹਿਜੇ ਹੀ 
ਹੇਠਾਂ ਝਾੜ ਦਿੰਦਾ ਹੈ। ਫੁਲ ਗੁੱਛਿਆਂ ਵਿੱਚ ਜਾ ਪੋਜ-ਪੋਜ ਛੇ-ਛੇ ਦੇ ਸਮੂਹਾਂ ਵਿਚ ਲਗਦੇ 
ਹਨ। ਹਰੇਕ ਫੁਲ 2-5 ਸੈਂਟੀਮੀਟਰ ਲੰਮੀ, ਪਤਲੀ ਜਿਹੀ ਡੰਡੀ ਤੇ ਟਿਕਿਆ ਹੁੰਦਾ ਹੈ। 
ਬਾਹਰਲੀਆਂ ਪੌਖੜੀਆਂ (ਸੈਪਲ) ਫੈਲਰਵੀਆਂ ਅਤੇ ਸ਼ਕਲ ਵਿਚ ਤ੍ਰਿਕੋਣੀਆਂ ਹੁੰਦੀਆਂ 
ਹਨ ਅਤੇ ਫੋਲ-ਪੌਤੀਆਂ ਨਾਲੋਂ ਬਹੁਤ ਛੋਟੀਆਂ ਹੁੰਦੀਆਂ ਹਨ. ਅਕਸਰ ਮਸਾਂ ਛੇ 
ਮਿਲੀਮੀਟਰ ਲੰਮੀਆਂ। ਪੇਖੜੀਆਂ ਹਰੀਆਂ ਜਾਂ ਹਰਿਆਲੀ-ਮਾਇਲ ਹੁੰਦੀਆਂ ਹਨ, 
ਫੈਲਰਵੀਆਂ 2.5 ਸੈਂਟੀਮੀਟਰ ਜਾਂ ਵਧ ਲੰਮੀਆਂ, ਕੇਂਦਰ 'ਚੋਂ ਲੌਗਭਗ ਛੇ ਮਿਲੀਮੀਟਰ 
ਚੌੜੀਆਂ। ਫਲ ਪਹਿਲਾਂ ਹਰੇ ਹੁੰਦੇ ਹਨ. 18 ਮਿਲੀਮੀਟਰ ਲੰਮੇ. 12 ਮਿਲੀਮੀਟਰ ਵਿਆਸ 
ਦੇ ਅਤੇ ਉਹ ਇਕ ਬਹੁਤ ਹੀ ਗੌਠਵੇ' ਜਿਹੇ ਗੁੌਛੇ ਵਿਚ ਇਕੋਠੇ ਹੋਏ ਹੁੰਦੇ ਹਨ। ਪੌਕ 
ਜਾਣ 'ਤੇ ਫਲ ਕਾਫ਼ੀ ਗੂੜ੍ਹੇ ਵੈਂਗਣੀ ਹੋ ਜਾਂਦੇ ਹਨ। ਰੁੱਖਾਂ ਨੂੰ ਫਂਲ-ਫੁਲਾਕਾ ਫ਼ਰਵਰੀ ਵਿੱਚ 
ਪੈਂਦਾ ਹੈ ਅਤੇ ਫਲ ਅਗਸਤ-ਸਤੰਬਰ ਵਿਚ ਪੌਕਦੇ ਹਨ। 


ਖੇਤੀ 


ਅਸ਼ੋਕ ਦੀ ਖੋਤੀ ਨਿਰੋਲ ਇਸ ਦੇ ਪੋਤਿਆਂ ਲਈ ਕੀਤੀ ਜਾਂਦੀ ਹੈ। ਇਸ ਦੇ ਘਣੇ ਸੰਘਣੇ 
ਪਤੇ ਇਸ ਨੂੰ ਇੰਕ ਚੰਗਾ ਛਾਂਦਾਰ ਰੁੱਖ ਜਾਂ ਰਸਤਿਆਂ `ਤੇ ਲਾਇਆ ਜਾਣ ਵਾਲਾ ਰੁਖ 
ਬਣਾਉਂਦੇ ਹਨ। ਨਾ ਹੀ ਇਸ ਦੇ ਫੁਲ ਅਤੇ ਨਾ ਹੀ ਫਲ, ਰੰਗ ਅਤੇ ਆਕਾਰ ਕਰਕੇ 
ਉੱਘੜਵੇਂ ਹੁੰਦੇ ਹਨ। ਇਸ ਰੋਖ ਦਾ ਵਾਧਾ-ਵਿਕਾਸ ਬਹੁਤ ਹੌਲੀ-ਹੌਲੀ ਹੁੰਦਾ ਹੈ। ਇਸ 
ਦਾ ਭਾਵ ਇਹ ਹੈ ਕਿ ਇਸ ਦੀ ਲੱਕੜੀ ਕਾਫ਼ੀ ਸਖ਼ਤ ਹੁੰਦੀ ਹੈ ਅਤੇ ਤਿੱਖੀਆਂ ਤੇਜ਼ ਹਵਾਵਾਂ 
ਅਤੇ ਮੋਨਸੂਨ ਦੀ ਵਰਖਾ ਦੇ ਥਪੇੜੇ ਸਹਿ ਸਕਦੀ ਹੈ। ਬੀਜ ਆਪਣੀ ਸ਼ਕਤੀ ਬਹੁਤ ਚਿਰ 
ਤੌਕ ਕਾਇਮ ਨਹੀਂ ਰਖ ਸਕਦੇ। ਇਸ ਲਈ ਉਹਨਾਂ ਨੂੰ ਆਮ ਤੌਰ 'ਤੇ ਪੌਕ ਜਾਣ ਤੋਂ 
ਛੇਤੀ ਪਿਛੋਂ, ਬੀਜ ਦੇਣਾ, ਜ਼ਰੂਰੀ ਹੋ ਜਾਂਦਾ ਹੈ। ਦੂਸਰੇ, ਰੌਖ ਨੂੰ ਇਕ ਥਾਂ ਤੋਂ ਪੋਟ ਕੇ ਦੂਸਰੀ 


7100 ਜਾਣ-ਪਛਾਣ ਰੁੱਖ 


ਥਾਂ ਤੇ ਲਾਉਣਾ ਸੌਖਾ ਨਹੀਂ। ਇਸ ਲਈ ਵਧੀਆ ਨਤੀਜੇ ਪ੍ਰਾਪਤ ਕਰਨ ਲਈ, ਰੌਖ 
ਨੂੰ ਸਿੱਧਾ ਉਥੇ ਹੀ ਬੀਅ ਬੀਜ ਕੇ ਉਗਾਉਣਾ ਠੀਕ ਰਹਿੰਦਾ ਹੈ, ਜਿੱਥੇ ਕਿ ਰੋਖ ਲਾਉਣਾ 
ਹੋਵੇ। ਜਾਂ ਫਿਰ ਥੋੜ੍ਹੀ ਜਿਹੀ ਸਾਵਧਾਨੀ ਨਾਲ, ਉਹ ਟੋਕਰੀਆਂ ਵਿਚ ਉਗਾਏ ਜਾ ਸਕਦੇ 
ਹਨ ਅਤੇ ਪੋਦੇ ਦੀਆਂ ਨਰਮ ਨਾਜ਼ੁਕ ਜੜ੍ਹਾਂ ਨੂੰ ਨੁਕਸਾਨ ਪਹੁੰਚਾਏ ਬਗੈਰ, ਬੜੇ ਧਿਆਨ 
ਨਾਲ ਪੌਟ ਕੈ. ਠੀਕ ਥਾਂ 'ਤੇ ਲਾਏ ਜਾ ਸਕਦੇ ਹਨ। 

ਟਿੱਪਣੀ - ਇਸ ਰੁਖ ਦੀ ਇਕ ਕਿਸਮ ਪਿਛਲੇ ਕੁਂਝ ਸਮੇਂ ਤੋਂ ਸੜਕਾਂ ਦੇ ਕਿਨਾਰਿਆਂ 
'ਤੇ ਲਾਏ ਜਾਣ ਵਾਲੇ ਰੁਖ ਵਜੋਂ, ਬਹੁਤ ਹਰਮਨ-ਪਿਆਰੀ ਹੋ ਗਈ ਹੈ। ਇਸ ਕਿਸਮ 
ਦੇ ਰੌਖ ਦੀਆਂ ਸ਼ਾਖ਼ਾਂ ਬਾਹਰ ਵਲ ਨੂੰ ਬਹੁਤੀਆਂ ਨਹੀਂ ਫੈਲਦੀਆਂ. ਸਗੋਂ ਮੁੱਖ ਤਣੋ ਦੇ 
ਕੋਲ-ਕੋਲ ਹੀ ਰਹਿੰਦੀਆਂ ਹਨ ਅਤੇ ਰੁੱਖ ਵੇਖਣ ਨੂੰ ਬਹੁਤ ਹੀ ਸ਼ਾਨਦਾਰ. ਮੀਨਾਰ-ਜਿਹਾ 
ਜਾਪਦਾ ਹੈ। ਇਹ ਰੁੱਖ ਬਾਗ਼-ਬ੍ਗ਼ੀਚਿਆਂ ਵਿਚ, ਘਾਹ ਦੇ ਮੈਦਾਨ ਦੇ ਸਿਰਿਆਂ ਤੇ ਜਾਂ 
ਰਸਤਿਆਂ-ਰਵਿਸ਼ਾਂ ਦੇ ਨਾਲ ਨਾਲ ਲਾਇਆ ਜਾਂਦਾ ਹੈ। ਇਸ ਕਿਸਮ ਦਾ ਰੋਂਖ, ਆਪਣੀ 
ਖ਼ੁਸ਼ਨੁਮਾ ਰੂਪ-ਰੇਖਾ ਦੇ ਪੌਖੋਂ ਦਖਣੀ ਯੂਰਪ ਦੇ ਸਦਾ-ਬਹਾਰ ਸਫ਼ੁ ਨਾਲ ਮਿਲਦਾ ਹੈ ਪਰ 
ਇਸ ਦੇ ਲੰਮੋ-ਚਮਕੀਲੇ ਪੋਤੇ, ਇਸ ਨੂੰ ਸਰੂ ਨਾਲੋਂ ਵੀ ਵਧੇਰੇ ਸਦਰ ਬਣਾਉਂਦੇ ਹਨ। 


31. ਕਰੰਜ 
ਪੱਗੈਮੀਆ ਪਿੰਨਾਟਾ ਲਿੰਨ 
(ਕੁਲ : ਪੈਪੀਲੀਉਨੋਸੀ) 


ਹਿੰਦੀ, ਬੰਗਾਲੀ. ਮਰਾਠੀ - ਕਰੌਜ, ਤਾਮਿਲ - ਪੋਂਗਮ, ਖੌਕੂ 


ਇਸ ਰੁਖ ਦਾ ਵਿਗਿਆਨਕ ਨਾਂ 'ਪੇਂਗੈਮੀਆ', ਇਸ ਦੇ ਮੂਲ ਤਾਮਿਲ ਨਾਂ 'ਪਂਗਮ' ਤੋਂ 
ਬਣਿਆ ਹੈ। ਪੌਛਮੀ ਭਾਰਤ ਵਿਚ ਇਹ ਰੋਂਖ 'ਕਰੈਜ' ਦੇ ਨਾਂ ਨਾਲ ਪ੍ਰਸਿਧ ਹੈ ਅਤੇ ਸੈਭਵ 
ਤੌਰ 'ਤੇ ਅਜਿਹੇ ਰੁੱਖਾਂ ਦੀ ਭਰਮਾਰ ਕਰਕੇ ਹੀ, ਬੈਬਈ ਦੇ ਨੌੜੋ, ਇੱਕ ਜਜ਼ੀਰੇ ਦਾ ਨਾਂ 
'ਕਰੰਜੀਆ' ਪਿਆ ਹੈ । ਇਹ ਰੁੱਖ ਕਦੇ-ਕਦੇ ਟਾਪੂਹਾਰ ਭਾਰਤ ਵਿਚ ਗਲੀਆਂ ਅਤੇ ਸੜਕਾਂ 
ਦੇ ਨਾਲ ਨਾਲ ਵੇਖਣ ਨੂੰ ਮਿਲਦਾ ਹੈ। ਇਹ ਸਾਰੇ ਹੀ ਭਾਰਤ ਵਿਚ. ਹਿਮਾਲਾ ਦੀਆਂ 
ਨੀਵੀਆਂ ਪਹਾੜੀਆਂ ਤੋਂ' ਲੈ ਕੇ, ਟਾਪੁਹਾਰ ਭਾਰਤ ਦੇ ਧੁਰ ਦੌਂਖਣ ਤੌਕ ਮੂਲ ਰੁਖ ਵਜੋਂ 
ਹੁੰਦਾ ਹੈ, ਖ਼ਾਸ ਤੌਰ ਤੇ ਸਮੁੰਦਰੀ ਸਾਹਿਲ ਤੋਂ ਬਹੁਤੀ ਦੂਰ ਨਹੀਂ। ਇਹ ਹੋਰ ਥਾਵਾਂ 'ਤੇ 
ਵੀ ਲਾਇਆ ਜਾਂਦਾ ਹੈ। ਇਹ ਵਿਸ਼ੇਸ਼ ਤੋਰ ਤੇ ਦਰਿਆਵਾਂ ਦੇ ਕੰਢੇ, ਨਦੀਆਂ-ਨਾਲਿਆਂ 
ਦੇ ਕਿਨਾਰੇ ਬਹੁਤ ਆਮ ਹੁੰਦਾ ਹੈ। ਕਈ ਵਾਰੀ ਇਹ ਘਣੇ ਜੰਗਲਾਂ ਵਿਚ ਵੀ ਹੁੰਦਾ ਹੈ, 
ਜਿੱਥੇ ਕਿ ਲੇਖਕ ਨੇ, ਹਕੀਕਤ ਵਿੱਚ, 30 ਮੀਟਰ ਤੋ' ਵੀ ਉੱਚੇ ਰੋਖ ਮਾਪ ਕੇ ਵੇਖੇ ਹਨ। 

ਕਰੰਜ ਦਾ ਰੁੱਖ ਆਮ ਤੌਰ 'ਤੇ 10-20 ਮੀਟਰ ਉੱਚਾ ਹੁੰਦਾ ਹੈ। ਇਸ ਦੀਆਂ ਸ਼ਾਖ਼ਾਂ 
ਫੈਲਰਵੀਆਂ ਹੁੰਦੀਆਂ ਹਨ ਅਤੇ ਛਿੱਲ ਪੀਲੀ । ਪੌਤੇ ਸੰਯੁਕਤ ਹੁੰਦੇ ਹਨ। ਹਰ ਇੱਕ ਪੌਤੇ 
ਵਿੱਚ 5-9 ਪੌਤੀਆਂ ਹੁੰਦੀਆਂ ਹਨ। ਉਹ ਇੰਕ-ਦੂਸਰੀ ਦੇ ਸਾਹਮਣੇ ਜੋੜੀਆਂ ਵਿੱਚ 


੧ ਅੰਕ ੭ਡ 
ਹਾਂ € 
4੧ 


1, 


੨ 
। 


੯ 
ਗਜ! 
੧੧੭ 
ਚ. 
4੨. 


ਆ 


ਸੂ ,.:://4//“ 
“-੭ 


-= 





702 ਜਾਣੇ-ਪਛਾਣੇ ਰੁੱਖ 


ਨਿੰਕਲਦੀਆਂ ਹਨ। ਉਹ ਹਰੀਆਂ.ਸ਼ਕਲ ਵਿੱਚ ਆਂਡੇ ਵਰਗੀਆਂ ਅਤੇ 4-10 ਸੈਂਟੀਮੀਟਰ 
ਲੰਮੀਆਂ ਹੁੰਦੀਆਂ ਹਨ। ਕਈ ਵਾਰੀ ਸਿਰੇ ਤੇ, ਇੰਕ ਲੰਮੀ-ਜਿਹੀ ਨੋਕ ਹੁੰਦੀ ਹੈ। ਅਕਸਰ 
ਪੋਤੀਆਂ 'ਤੇ ਇਕ ਕੁਰੂਪ ਨਹਿਰ ਜਿਹੀ ਜਾਂ ਰਗ ਦੀ ਇੱਕ ਲਕੀਰ ਜਿਹੀ ਦੇ ਨਿਸ਼ਾਨ 
ਹੁੰਦੇ ਹਨ. ਜੋ ਇੰਕ ਗੋਲ ਕੀੜੇ ਦੇ ਕਾਰਨ ਪਏ ਹੁੰਦੇ ਹਨ। ਪੋਤੇ ਸਿਆਲ ਵਿਚ, ਮਗਰੋਂ 
ਜਿਹੇ ਝੜ ਜਾਂਦੇ ਹਨ। ਫੁਲ ਪੋਤਿਆਂ ਦੇ ਮੁੱਢ, ਲੌਗਰਾਂ ਦੇ ਰੂਪ 'ਚ ਨਿਕਲਦੇ ਹਨ। ਫੁਂ ਲ- 
ਲੌਂਗਰਾਂ 20 ਕੁ ਸੈਂਟੀਮੀਟਰ ਲੰਮੀਆਂ ਹੁੰਦੀਆਂ ਹਨ। ਦਲ-ਪੌਜ 3-4 ਮਿਲੀਮੀਟਰ ਲੰਮਾ. 
ਊਦੈ ਜਿਹੇ ਰੰਗ ਦਾ ਹੁੰਦਾ ਹੈ। ਦਲ-ਪੁੰਜ ਪਿਆਲੇ ਵਰਗਾ ਹੁੰਦਾ ਹੈ ਅਤੇ ਉਸ ਦਾ ਕਿਨਾਰਾ 
ਸਾਫ਼ ਕੂਲਾ ਜਾਂ ਪੇਤਲੋ ਤੌਰ `ਤੇ ਦੰਦੇਦਾਰ ਹੁੰਦਾ ਹੈ। ਪੁਸ਼ਪ-ਪੌਜ 12 ਕੁ ਮਿਲੀਮੀਟਰ 
ਲੰਮਾ ਹੁੰਦਾ ਹੈ। ਫੁਲਾਂ ਦਾ ਰੈਗ ਸਮੁੱਚੇ ਤੋਰ 'ਤੇ ਊਦਾ ਜਾਂ ਹਲਕਾ ਜਾਮਣੀ ਜਿਹਾ ਹੁੰਦਾ 
ਹੈ। ਪਰ ਖੇਤਾਂ ਵਿਚ ਲੌਂਗੇ ਰੌਖਾਂ ਦੇ ਫ੍ਰੌਲਾਂ ਦੇ ਰੰਗਾਂ ਵਿਚ ਕਾਫ਼ੀ ਵੈਨ-ਸਵੰਨਤਾ ਵੇਖਣ 
ਵਿਚ ਆਈ। ਕਈ ਫੁਲ ਤਾਂ ਬਿਲਕੁਲ ਸਫ਼ੈਦ ਸਨ. ਪੇਖੜੀਆਂ ਸਫ਼ੈਦ ਅਤੇ ਪਰਾਂ ਉੱਤੇ 
ਹਲਕੀ-ਗੁਲਾਬੀ ਭਾਹ, ਮਿਆਰੀ ਵੈਂਗਣੀ. ਪਰ ਚਿੱਟੇ. ਸਾਰੀਆਂ ਪੰਖੜੀਆਂ ਗੂੜ੍ਹੇ ਜਾਮਣੀ 
ਰੰਗ ਦੀਆਂ। ਰੰਗਾਂ ਦੀ ਇਹ ਵੰਨ-ਸੁਵੰਨਤਾ ਵੌਖ-ਵੌਖ ਰੋਖਾਂ ਵਿੱਚ ਵੇਖੀ ਗਈ । ਫੋਂਲਿ- 
ਫੁਲਾਕਾ ਅਪ੍ਰੈਲ-ਜੂਨ ਵਿੱਚ ਪੈਂਦਾ ਹੈ. ਜਦੋਂ ਰੌਖ ਪੂਰੀ ਤਰ੍ਹਾਂ ਜਾਂ ਲੌਗਭਗ ਪੌਤਰ-ਹੀਣ 
ਹੁੰਦਾ ਹੈ ਅਤੇ ਫਲਸਰੂਪ ਧਿਆਨ ਬਿਚਦਾ ਹੈ। ਫਲ ਜ਼ਰਾ ਹੌਲੀ-ਹੌਲੀ ਵੋਡੇ ਹੁੰਦੇ ਹਨ 
ਅਤੇ ਉਹ ਆਮ ਤੌਰ 'ਤੇ ਅਗਲੇ ਵਰ੍ਹੇ ਦੀ ਮੋਨਸੂਨ ਸ਼ੁਰੂ ਹੋਣ 'ਤੇ ਪੋਕਦੇ ਹਨ। ਫਲੀਆਂ 
4-6 ਸੈਂਟੀਮੀਟਰ ਲੰਮੀਆਂ. ਲੌਂਗਭਗ 2-2.5 ਸੈਂਟੀਮੀਟਰ ਚੌੜੀਆਂ. ਕੁਂਝ ਕੁਂਝ ਮੋਟੀਆਂ 
ਹੁੰਦੀਆਂ ਹਨ, ਭਾਵੇਂ ਕਿ ਉਹ ਦੱਬੀਆਂ ਹੋਈਆਂ ਹੁੰਦੀਆਂ ਹਨ. ਮੁੱਢ ਅਤੇ ਸਿਰੇ ਵਲ 
ਉਹ ਘਟ ਚੌੜੀਆਂ ਹੁੰਦੀਆਂ ਹਨ। 

ਖੇਤੀ 

ਬੀਜ, ਮੋਨਸੂਨ ਦੇ ਸ਼ੁਰੂ ਵਿੱਚ, ਛੇਤੀ ਹੀ ਅੰਕੁਰਿਤ ਹੋ ਜਾਂਦੇ ਹਨ। ਕਈਆਂ ਮੋਕਿਆਂ 'ਤੇ 
ਮੈ' ਕਰੰਜ ਦੇ ਰੁੱਖਾਂ ਹੇਠਲੀ ਜ਼ਮੀਨ ਨੂੰ ਵੇਖਿਆ ਹੈ, ਜਿਵੇਂ ਛੋਟੇ ਪੋਦਿਆਂ ਦਾ ਵਣ-ਜਿਹਾ 
ਹੋਵੇ । ਸੈਂਚਮੁਚ ਹਜ਼ਾਰਾਂ ਦੀ ਗਿਣਤੀ ਵਿੱਚ ਉੰਗੇ ਪੌਦੇ ਇੰਜ ਜਾਪਦੇ ਹਨ, ਜਿਵੇਂ ਹਰੇ 
ਕਾਲੀਨ ਨੇ ਧਰਤੀ ਨੂੰ ਕੋਜਿਆ ਹੋਇਆ ਹੋਵੇ। ਅਜਿਹੇ ਪੋਦਿਆਂ ਨੂੰ ਪੌਟ ਕੇ, ਦੂਸਰੀ 
ਥਾਂ 'ਤੇ ਲਾਉਣਾ, ਬਹੁਤ ਸੌਖਾ ਹੁੰਦਾ ਹੈ। ਆਮ ਤੌਰ 'ਤੇ ਇਹ ਰੁੱਖ, ਰੇਤਲੀ ਜ਼ਮੀਨ ਵਿਚ 
ਖ਼ਾਸ ਤੌਰ 'ਤੇ ਨਦੀਆਂ ਦੇ ਨੋੜੋ-ਤੇੜੋ ਚੰਗਾ ਹੋ ਜਾਂਦਾ ਹੈ। 


ਘਰੇਲੂ ਵਰਤੋਂ 

ਇਸ ਜ਼੍ਰੌਂਖ ਦੀ ਲੱਕੜੀ ਹੰਢਣਸਾਰ ਨਹੀਂ ਹੁੰਦੀ ਅਤੇ ਜ਼ਿਆਦਾਤਰ ਜਲਾਉਣ ਵਾਲੀ 
ਲੱਕੜੀ ਵਜੋ' ਹੀ ਵਰਤੀ ਜਾਂਦੀ ਹੈ। ਹਵਾ ਲੌਂਗਣ 'ਤੇ ਇਸ ਦਾ ਰੰਗ ਸੁਖਾਵੀਂ ਪੀਲੀ 
ਭਾਹ ਮਾਰਨ ਲੈਂਗ ਪੈਂਦਾ ਹੈ। ਬੀਜਾਂ ਵਿਚੋਂ ਨਿਕਲਣ ਵਾਲਾ ਤੇਲ ਜਲਾਉਣ ਦੇ ਕੰਮ 
ਆਉਂਦਾ ਹੈ ਅਤੇ ਪ੍ਰਚੌਲਤ ਚਿਕਿਤਸਾ ਵਿੱਚ, ਇਹ ਤੋਲ ਚਮੜੀ ਦੇ ਰੋਗਾਂ ਅਤੇ ਜੋੜਾਂ 
ਦੀਆਂ ਦਰਦਾਂ ਨੂੰ ਠੀਕ ਕਰਨ ਵਾਸਤੇ ਵਰਤਿਆ ਜਾਂਦਾ ਹੈ। 


ਪੁੱਤਰਜਾੀਵਾ 703 


ਅੰਗਰੇਜ਼ੀ - ਦਾ ਲਕੀ ਬੀਨ ਟੀ, ਹਿੰਦੀ ਅਤੇ ਬੰਗਾਲੀ - ਪੁਤਰੈਜੀਵਾ, ਜੀਉਆਏਸੁਤਾ, 
ਮਰਾਠੀ - ਪਤਰਾਵੰਤੀ, ਜੀਵਪਤੌਰਕ 


ਰੌਕਸਬਰਗ "ਭਾਰਤ ਦੇ ਪੇੜ - ਪੌਦੇ" ਜਿਲਦ 3, ਸਫ਼ਾ 767, 1832 ਵਿਚ ਇਸ ਰੋਂਖ 
ਦੇ ਨਾਂ ਦੀ ਵਿਆਖਿਆ ਇਉਂ' ਕਰਦਾ ਹੈ : 'ਪੌਤਰੰਜੀਵਾ” ਸੋਸਕ੍ਰਿਤ ਨਾਂ 'ਪੌਤਰਾ' ਪੁਤ ਦਾ 
ਚਿੰਨ੍ਹ ਹੈ ਅਤੇ ਜੀਵਾ -- ਜੀਵਨ ਦਾ। ਮਦਰਾਸ ਦੇ ਡਾਕਟਰ ਬੇਰੀ ਨੇ ਮੈਨੂੰ ਦੱਸਿਆ ਸੀ 
ਕਿ “ਗਿਰੀਦਾਰ ਫਲ, ਇਸ ਥਾਂ ਤੇ ਬਾਜ਼ਾਰ ਵਿੱਚ ਏਸੇ ਨਾਂ ਨਾਲ ਜਾਣੇ ਅਤੇ ਵੇਚੋ ਜਾਂਦੇ 
ਹਨ, ਉਹਨੋ ਇਹ ਵੀ ਵੇਖਿਆ ਕਿ ਮਾਤਾ-ਪਿਤਾ ਫਲਾਂ ਦੀ ਮਾਲਾ ਪਰੋ ਕੋ. ਆਪਣੇ ਬੋਚਿਆਂ 
ਦੇ ਗਲਾਂ ਵਿੱਚ ਪਾਉਂਦੇ ਹਨ. ਤਾਂ ਜੋ ਉਹਨਾਂ ਦੀ ਸਿਹਤ ਦੀ ਸੁਰਖਿਆ ਹੋ ਸਕੇ।" 
ਰੌਕਸਬਰਗਾਈ ਕਲਕੌਤੇ ਦੇ ਬਨੌਂਸਪਤ ਵਿਗਿਆਨਕ ਬਾਗ਼ ਦੇ ਬਾਨੀ. ਰਾਬੌਰਟ ਕਿਂਡੁ 
ਤੋਂ ਮਗਰੋ' ਹੋਏ ਪਹਿਲੇ ਸੁਪਰਡੈਂਟ ਵਲ ਸੰਕੇਤ ਹੈ। 


੭੫ 


ਵਡ 

ਇਹ ਰੋਂਖ ਸਾਰੇ ਹੀ ਭਾਰਤ ਵਿਚ ਉਪ-ਹਿਮਾਲਾਈ ਖੌਡਾਂ ਤੋਂ ਲੈ ਕੇ. ਟਾਪੁਹਾਰ ਭਾਰਤ 
ਵਿੱਚੋ ਦੀ ਹੁੰਦਾ ਹੋਇਆ ਧੁਰ ਸੀ ਲੰਕਾ ਤੌਂਕ ਹੁੰਦਾ ਹੈ। ਪੌਛਮੀ ਘਾਟ ਦੇ ਕੁੱਝ ਹਿੱਸਿਆਂ 
ਵਿਚ ਇਹ ਬਹੁਤ ਆਮ ਹੁੰਦਾ ਹੈ ਪਰ ਕਿਧਰੇ ਵੀ ਬਹੁਤਾਤ ਵਿੱਚ ਨਹੀਂ ਹੁੰਦਾ। ਭਾਰਤ 
ਦੇ ਕਈ ਹਿੱਸਿਆ ਵਿੱਚ, ਇਹ ਅਕਸਰ ਰਸਤਿਆਂ 'ਤੇ ਲਾਇਆ ਜਾਂਦਾ ਹੈ। ਕਲਕੱਤੇ 
ਦੇ ਭਾਰਤੀ ਬਨਸੋਪਤ ਵਿਗਿਆਨਕ ਬਾਗ਼ ਵਿੱਚ. ਸੋਭ ਤੋਂ ਵਧੀਆ ਕਤਾਰਾਂ ਚੋਂ ਇੰਕ ਕਤਾਰ 
ਪੋਤਰੰਜੀਵ ਦੇ ਰੌਖਾਂ ਦੀ ਹੈ। 


ਵਰਣਨ 

ਸੁਖਾਵੀਆਂ ਸਥਿਤੀਆਂ ਵਿਚ ਇਹ ਰੌਂਖ 25 ਮੀਟਰ ਤੌਕ ਉੱਚਾ ਹੋ ਜਾਂਦਾ ਹੈ। ਇਸ ਦਾ 
ਤਣਾ ਸਿੱਧਾ-ਸਤੋਰ ਹੁੰਦਾ ਹੈ ਅਤੇ ਉੱਪਰ ਟੀਸੀ 'ਤੇ ਇੰਕ ਬਹੁਤ ਵੱਡਾ ਫੈਲਰਵਾਂ ਛਾਂਦਾਰ 
ਛਤਰ ਹੁੰਦਾ ਹੈ, ਜਿਸ ਵਿੱਚ ਬੇਸ਼ੁਮਾਰ ਏਧਰ-ਓਧਰ ਪੌਸਰੀਆਂ ਸ਼ਾਖ਼ਾਂ ਹੁੰਦੀਆਂ ਹਨ । 
ਨਵੀਆਂ ਲੌਂਗਰਾਂ ਤੇ ਪ੍ਰਸੂਏ ਬਹੁਤ ਹੋਂਦ ਤੌਕ ਲੂੰਦਾਰ ਹੁੰਦੇ ਹਨ। ਬਾਕੀ ਦਾ ਸਾਰਾ ਰੁੱਖ 
ਨਰਮ-ਸਾਫ਼ ਅਤੋ ਰੋਮ-ਰਹਿਤ ਹੁੰਦਾ ਹੈ। ਪੋਤੇ ਚਮੜੋਹਾਰ ਤੇ ਚਮਕਦਾਰ ਹੁੰਦੇ ਹਨ ।ਸ਼ਕਲ 
ਵਿੱਚ ਉਹ ਬਰਛੀ ਦੇ ਸਿਰੇ ਵਰਗੇ ਹੁੰਦੇ ਹਨ। ਉਹ ਕਿਨਾਰਿਆਂ ਤੋਂ ਆਮ ਤੌਰ ਤੇ 
ਲਹਿਰਦਾਰ ਹੁੰਦੇ ਹਨ। ਨਵੇਂ ਨਿੱਕਲੇ ਪੌਤੇ ਬਹੁਤ ਹੀ ਖ਼ੂਬਸੂਰਤ, ਹਲਕੇ ਹਰੇ ਰੰਗ ਦੇ 
ਹੁੰਦੇ ਹਨ। ਪੁਰਾਣੇ ਪੌਤੇ ਵਧੇਰੇ ਗੂੜ੍ਹੋ ਅਤੇ ਵਧੇਰੇ ਚਮਕੀਲੇ ਹੋ ਜਾਂਦੇ ਹਨ। ਫੋਲ ਬਹੁਤ 


7104 ਜਾਣੇ-ਪਛਾਣੇ ਰੁੱਖ 


ਉੱਘੜਵੇਂ' ਨਹੀਂ ਹੁੰਦੇ। ਉਹ ਇੰਕਲਿੰਗੀ ਹੁੰਦੇ ਹਨ, ਕਹਿਣ ਦਾ ਮਤਲਬ ਇਹ ਹੈ ਕਿ 
ਦੋਵਾਂ ਲਿੰਗਾਂ ਦੇ ਫੁੱਲ ਵੱਖਰੇ ਵੱਖਰੇ ਰੁੱਖਾਂ 'ਤੇ ਲੌਂਗਦੇ ਹਨ। ਉਂਹਨਾਂ ਦਾ ਰੰਗ ਜ਼ਰਦ 
ਜਾਂ ਜ਼ਰਦੀ ਮਾਇਲ ਹੁੰਦਾ ਹੈ, ਪਰ ਆਕਾਰ ਵਿੱਚ ਬਹੁਤ ਛੋਟੇ ਹੋਣ ਕਰਕੇ. ਉਹ ਸ਼ਾਇਦ 
ਹੀ ਧਿਆਨ ਵਿੱਚ ਆਉਂਦੇ ਹਨ। ਫਲ ਗਿਟ੍ਰਕਦਾਰ ਹੁੰਦਾ ਹੈ, 15-20 ਮਿਲੀਮੀਟਰ ਲੰਮਾ, 
ਆਂਡੇ ਦੀ ਸ਼ਕਲ ਦਾ, ਗੁਂਦੇਦਾਰ । ਗੁੱਦੇ ਦੇ ਅੰਦਰ ਇੰਕ ਬਹੁਤ ਹੀ ਖੁਰਦਰੀ ਸਤ੍ਹਾ ਵਾਲੀ 
ਬਹੁਤ ਸਖ਼ਤ ਗਿਟ੍ਰਕ ਹੁੰਦੀ ਹੈ। ਲੌਕੜੀ ਕਾਫ਼ੀ ਸਖ਼ਤ ਹੁੰਦੀ ਹੈ ਅਤੇ ਜਲਾਉਣ ਦੇ ਕੰਮ 
ਆਉਂਦੀ ਹੈ। 


ਵਰਤੋਂ 


ਇਹ ਰੁੱਖ ਸਾਰੇ ਭਾਰਤ ਵਿਚ ਅਤੇ ਹੋਰ ਤਪਤ-ਖੌਡੀ ਦੇਸ਼ਾਂ ਵਿੱਚ. ਰਸਤਿਆਂ 'ਤੇ ਲਾਉਣ 
ਲਈ ਚੰਗਾ ਮੋਨਿਆ ਗਿਆ ਹੈ। ਇਹ ਬੜੀ ਸੰਘਣੀ ਤੇ ਸੁਖਾਵੀਂ ਛਾਂ ਦਿੰਦਾ ਹੈ। ਦੇਸ਼ 
ਦੇ ਕੁਝ ਹਿੱਸਿਆਂ ਵਿੱਚ, ਇਸ ਦੇ ਪੋਤੇ ਸਰਦੀ-ਜ਼ੁਕਾਮ ਦੇ ਇਲਾਜ ਲਈ ਦਵਾਈ ਵਜੋਂ 
ਵਰਤੇ ਜਾਂਦੇ ਹਨ। ਇਸਦੇ ਬੀਜ ਦਾ ਤੋਲ, ਕਈ ਵਾਰੀ ਜਲਾਉਣ ਲਈ ਵਰਤਿਆ ਜਾਂਦਾ 
ਹੈ। ਕਦੇ ਕਦੇ ਪੌਤੇ ਪਸ਼ੂਆਂ ਦੇ ਚਾਰੇ ਦੇ ਤੋਰ 'ਤੇ ਵਰਤੇ ਜਾਂਦੇ ਹਨ। 

ਬੁਰੀ ਨਜ਼ਰ ਤੋਂ ਬਚਣ ਲਈ,ਆਮ ਵਿਸ਼ਵਾਸ ਅਨੁਸਾਰ ਇਸ ਰੁਖ ਦਾ ਬੜਾ ਨਾਮਣਾ 
ਹੈ, ਖ਼ਾਸ ਤੌਰ ਤੇ ਬੋਚਿਆਂ ਦੀ ਹਾਲਤ ਵਿੱਚ । ਗਿਰੀਦਾਰ ਫਲ ਦੀਆਂ ਬਣੀਆਂ ਮਾਲਾਵਾਂ 
ਅਤੇ ਲੜੀਆਂ ਅਕਸਰ ਪੀਰ-ਫ਼ਕੀਰ ਅਤੇ ਧਰਮਾਤਮਾ ਪੁਰਸ਼. ਬਦ-ਫੂਹਾਂ ਤੋ ਬਚਾਅ 
ਲਈ ਵਰਤਦੇ ਹਨ। 

ਬਦ-ਰੂਹਾਂ ਤੋਂ ਬਚਣ ਲਈ. ਰੌਖ ਦੀ ਕਾਰਗਰਤਾ ਭਾਵੇਂ ਕਿੰਨੀ ਵੀ ਕਿਉਂ ਨਾ 
ਹੋਵੇ, ਯਕੀਨਨ ਇਹ ਇੰਕ ਬਹੁਤ ਹੀ ਸ਼ਾਨਦਾਰ ਰੋਂਖ ਹੈ, ਜੋ ਸਾਡੇ ਸ਼ਹਿਰਾਂ, ਕਸਬਿਆਂ 
ਵਿੱਚ, ਸੜਕਾਂ ਦੇ ਕਿਨਾਰੇ. ਹੁਨਾਲ ਦੀ ਲੂੰਹਦੀ ਧੋਂਪ ਤੋਂ ਬਚਣ ਲਈ. ਬਹੁਤ ਵਧੀਆ 
ਸੁਰਖਿਆ ਪਰਦਾਨ ਕਰਦਾ ਹੈ। 


੧੩. ਕੁਸਮ 


(ਭੁਲ : ਸੈਪਿਨਡੇਸੀ) 


ਅੰਗਰੇਜ਼ੀ - ਲੈਕ ਟੀ, ਗਮ ਲੈਕ ਟੀ, ਹਿੰਦੀ - ਕੋਸਮ, ਕੁਸਿਮ, ਮਰਾਠੀ - ਕੁਸਿਮ, 
ਤਾਮਿਲ - ਪੋਵਾ, ਪੂ, ਪੁਲੋਛੀ 


ਜਾਤੀਗਤ ਨਾਂ ਇੰਕ ਸਵਿਸ ਬਨਸੌਪਤ-ਵਿਗਿਆਨੀ, ਜੇ. ਸੀ. ਸ਼ਲਾਈਕਰ ਦੇ ਨਾਂ 'ਤੇ 
ਪਿਆ ਹੈ, 'ਓਲੀਓਸਾ' ਦਾ ਅਰਥ ਹੈ. 'ਤੇਲ' ਜਾਂ 'ਤੇਲ ਨਾਲ ਭਰਪੂਰ' , ਜੋ ਇਸ ਰੌਂਖ 
ਦੇ ਬੀਜਾਂ ਵਿਚਲੇ ਤੇਲ ਵਲ ਸੋਕੇਤ ਕਰਦਾ ਹੈ। ਕੁਝ ਪੁਰਾਣੀਆਂ ਪੁਸਤਕਾਂ ਵਿੱਚ ਇਹ 
ਰੱਖ “ਸ਼ਲਾਈਕੇਰਾ ਟਾਈਜੁਗਾ ਵਿੱਲਡ" ਵਜੋਂ ਦਿੱਤਾ ਗਿਆ ਹੈ। 'ਟਾਈਜੁਗਾ' ਦਾ ਅਰਥ 





106 ਜਾਣੈ-ਪਛਾਣੋ ਰੁੱਖ 


ਹੈ, ਤਿੰਨ ਜੋੜਿਆਂ ਵਾਲਾ" ਜਾਂ 'ਤਿੰਨ ਜੋੜੀਆਂ ਅਤੇ ਇਹ ਇੱਕ ਪੌਤੇ 'ਚ, ਛੋਟੀਆਂ ਪੌਤੀਆਂ 
ਦੀਆਂ ਜੋੜੀਆਂ ਵਲ ਸੰਕੇਤ ਕਰਦਾ ਹੈ। 


ਵੰਡ 

ਇਹ ਰੌਖ ਹਿਮਾਲਾ ਦੀਆਂ ਪਹਾੜੀਆਂ ਤੋ' ਲੈ ਕੇ, ਦੌਖਣ ਵਲ ਨੂੰ ਸ੍ਰੀਲੰਕਾ ਤੌਕ ਹੁੰਦਾ 
ਹੈ। ਪੰਛਮੀ ਘਾਟ ਅਤੇ ਕੇਂਦਰੀ ਭਾਰਤ ਵਿਚ ਇਹ ਮਿਲੋਂ-ਜੁਲੋ ਪੌਤਝੜੀ ਵਣਾਂ ਵਿੱਚ 
ਅਤੇ ਫਿਰ ਉਥੋਂ ਬਰਮ੍ਹਾ ਵਿਚੋ' ਦੀ ਹੁੰਦਾ ਹੋਇਆ, ਪੂਰਬ ਵਲ ਨੂੰ ਜਾਵਾ ਅਤੇ ਤੀਮੋਰ 
ਤੋਂਕ ਕਾਫ਼ੀ ਜ਼ਿਆਦਾ ਹੁੰਦਾ ਹੈ। ਭਾਰਤ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਕੁਸਮ ਦਾ ਰੁੱਖ, 
ਵਣਾਂ-ਜੰਗਲਾਂ ਦਾ ਇੱਕ ਅਹਿਮ ਅਤੇ ਉਘਾ ਅੰਗ ਹੈ। ਇਸ ਦੇ ਨਵੇਂ -ਨਿੱਕਲੋ ਪੱਤੇ ਸ਼ੋਖ਼ 
ਲਾਲ ਜੰਗ ਦੇ ਹੁੰਦੇ ਹਨ ਅਤੇ ਕਿਸੇ ਵੀ ਵਣ ਵਿੱਚ ਖਲੋਤਾ, ਇਸ ਦਾ ਰੌਂਖ ਬਹੁਤ ਵੱਖਰਾ 
ਅਤੇ ਸ਼ਾਨਦਾਰ ਵਿਖਾਈ ਦਿੰਦਾ ਹੈ। ਪੁਰਾਣੇ ਪਤੇ ਊਂਦੇ ਰੰਗ ਦੇ ਹੋ ਜਾਂਦੇ ਹਨ ਅਤੇ ਫਿਰ 
ਇਕਸਾਰ ਹਰੇ । ਦਸੰਬਰ ਵਿਚ ਪੌਤੇ ਪੀਲੇ ਪੈ ਕੇ ਝੜ ਜਾਂਦੇ ਹਨ। ਇਹ ਰਖ ਸੜਕਾਂ 
ਦੇ ਕਿਨਾਰੇ, ਆਮ ਲਾਇਆ ਜਾਂਦਾ ਹੈ, ਖ਼ਾਸ ਤੌਰ 'ਤੇ ਕੇਂਦਰੀ ਭਾਰਤ ਵਿਚ । 


ਵਰਣਨ 

ਇਹ ਇਕ ਉੱਚਾ-ਲੰਮਾ ਪੋਤਝੜੀ ਰਖ ਹੈ। ਇਸ ਦੀ ਉਚਾਈ 10-15 ਮੀਟਰ ਜਾਂ 
ਵਧੋਰੇ ਹੁੰਦੀ ਹੈ। ਪੋਤੇ ਸੰਯੁਕਤ ਹੈਦੇ ਹਨ। ਇੰਕ ਮਜ਼ਬੂਤ ਡੰਡੀ 'ਤੇ 2-4 ਜੋੜੇ ਪੋਤੀਆਂ 
ਨਿਕਲਦੀਆਂ ਹਨ। ਪੌਤੀਆਂ ਲੰਮੀਆਂ ਜਿਹੀਆਂ ਹੁੰਦੀਆਂ ਹਨ, ਪੋਤੀਆਂ ਦਾ ਹੇਠਲਾ 
ਜੋੜਾ ਛੋਟਾ ਹੁੰਦਾ ਹੈ, ਉੱਪਰਲਾ ਜੋੜਾ ਉਹਨਾਂ ਨਾਲੋਂ' ਦੋ-ਤਿੰਨ ਗੁਣਾ ਲੰਮਾ ਹੰਦਾ ਹੈ। ਫੋਲ 
ਜ਼ਰਦ-ਜਿਹੇ ਹੁੰਦੇ ਹਨ ਅਤੇ ਪੌਤਿਆਂ ਦੇ ਮੁੱਢ ਤੋਂ, ਸ਼ਾਖ਼ਾਂ ਦੇ ਸਿਰਿਆਂ ਵਲ ਬੇਸ਼ੁਮਾਰ 
ਲੱਗਰਾਂ ਵਿੱਚ ਨਿਕਲਦੇ ਹਨ। ਫਲ ਲੰਮਾ ਜਿਹਾ ਹੋਦਾ ਹੈ ਅਤੇ ਉਸ ਉੱਤੇ ਸਖ਼ਤ ਖੋਢੇ 
ਜਿਹੇ ਕੰਢੇ ਹੁੰਦੇ ਹਨ। ਬੀਜ 1-2 ਹੁੰਦੇ ਹਨ ਅਤੇ ਉਹ ਇੰਕ ਗੁੱਦੇਦਾਰ ਚਿੱਟੇ ਪਰਦੇ ਨਾਲ 
ਢੌਕੇ ਹੋਏ ਹੁੰਦੇ ਹਨ। 


ਵਰਤੋਂ 


ਭਾਰਤ ਵਿਚ, ਇਸ ਨੂੰ ਲਾਖ ਦੇਣ ਵਾਲਾ ਸਭ ਤੋਂ ਮਹੌਤਵਪੂਰਨ ਰੁੱਖ ਆਖਿਆ ਜਾਂਦਾ 
ਹੈ । ਇਸ ਉੱਤੇ ਲੌਂਗਣ ਵਾਲੀ ਲਾਖ, ਸਭ ਤੋਂ ਵਧੀਆ ਕੁਆਲਿਟੀ ਦੀ ਹੁੰਦੀ ਹੈ। ਇਸਦੀ 
ਲੋਕੜੀ ਸਖ਼ਤ ਅਤੇ ਪਾਇਦਾਰ ਹੁੰਦੀ ਹੈ ਅਤੇ ਤੇਲ ਅਤੇ ਖੰਡ ਦੀਆਂ ਮਿੱਲਾਂ ਵਿਚ ਅਤੇ 
ਹਮਾਮ-ਦਸਤੇ ਬਣਾਉਣ ਲਈ ਵਰਤੀ ਜਾਂਦੀ ਹੈ। ਇਸ ਦੇ ਬੀਜਾਂ ਚੋ' ਨਿਕਲਣ ਵਾਲਾ 
ਤੇਲ ਮੁੱਲਵਾਨ ਹੁੰਦਾ ਹੈ। ਉਹ ਖਾਣ ਦੇ ਤੇਲ ਵਜੋ' ਅਤੇ ਸਾਬਣ ਤੇ ਖ਼ੁਸ਼ਬੋ ਦੀਆਂ ਸਨਅਤਾਂ 
ਵਿੱਚ ਵਰਤਿਆ ਜਾਂਦਾ ਹੈ। ਕਈ ਲੋਕ ਇਸ ਨੂੰ ਵਾਲਾਂ ਦੇ ਸ਼ਿੰਗਾਰ ਵਿੱਚ ਵਰਤਿਆ ਜਾਣ 
ਵਾਲਾ 'ਮਕੱਸਰ' ਤੇਲ ਸਮਝਦੇ ਹਨ। ਛੋਟੇ-ਛੋਟੇ ਫਲਾਂ ਦਾ ਅਚਾਰ ਪਾਇਆ ਜਾਂਦਾ ਹੈ। 
ਬੀਜ ਦੇ ਦੁਆਲੇ ਦਾ ਚਿੱਟਾ ਜਿਹਾ ਗੁਦਾ, ਸੁਖਾਵੇਂ ਜਿਹੇ ਤੇਜ਼ਾਬੀ ਸੁਆਦ ਦਾ ਹੁੰਦਾ ਹੈ 
ਅਤੇ ਗਰਮੀ ਦੇ ਮੋਸਮ ਵਿਚ, ਠੰਡ ਤੇ ਤਾਜ਼ਗੀ ਦੇਣ ਲਈ ਖਾਧਾ ਜਾਂਦਾ ਹੈ। ਫੁੱਲ ਗਰਮੀ 
ਦਾ ਮੋਸਮ ਸ਼ੁਰੂ ਹੋਣ 'ਤੇ ਨਵੇਂ ਪਤੇ ਨਿਕਲਣ ਦੇ ਨਾਲ ਹੀ ਨਜ਼ਰ ਆਉਣ ਲੌਂਗ ਪੈਂਦੇ 
ਹਨ। ਜਦੋਂ ਇਸ ਰੁੱਖ ਨੂੰ ਫੌਂਲ ਖਿੜਦੇ ਹਨ, ਤਾਂ ਕਈ ਸਾਰੇ ਕੀੜੇ-ਮਕੋੜੇ, ਖ਼ਾਸ ਤੌਰ 


ਬਣ-ਕਪਾਸੀ 107 


'ਤੇ ਸ਼ਹਿਦ ਦੀਆਂ ਮੌਖੀਆਂ ਇਸ 'ਤੇ ਮੌਡਲਾਉਣ ਲੌਗ ਪੈਂਦੀਆਂ ਹਨ। ਫਲ ਦੈ ਤਥਾ- 
ਕਥਿਤ ਕੰਡੇ. ਕੀੜੋ-ਮਕੌੜਿਆਂ ਦੇ ਅਮਲ ਦਾ ਨਤੀਜਾ ਹੋ ਸਕਦੇ ਹਨ। ਮੈਂ ਜੋਗਲ ਵਿਚ. 
ਫਲਾਂ ਅਤੇ ਕੰਡਿਆਂ ਦੀ ਜਾਂਚ-ਪਰਖ ਕੀਤੀ ਹੈ ਅਤੇ ਅਕਸਰ ਵੇਖਿਆ ਹੈ ਕਿ ਫਲ ਖ਼ਾਲੀ 
ਸੀ। ਕੀੜੋ-ਮਕੌੜਿਆਂ ਨੋ ਵਧ-ਵਿਗਸ ਰਹੇ ਬੀਜ ਨਸ਼ਟ ਕਰ ਦਿੱਤੇ ਸਨ । ਫ਼ਰਵਰੀ ਅਤੇ 
ਮਾਰਚ ਵਿੰਚ, ਕੁਸਮ ਦਾ ਰੌਖ. ਸਿੰਮਲ ਦੇ ਦਰੋਖ਼ਤ ਜਿੰਨਾ ਰੀ ਰਾਂਗਲਾ ਹੁੰਦਾ ਹੈ. ਪਰ 
ਕੁਸਮ ਦਾ ਇਹ ਰੰਗ, ਨਵੇਂ ਨਿਕਲੇ ਪੌਤਿਆਂ ਕਰਕੇ ਹੁੰਦਾ ਹੈ ਅਤੇ ਸਿੰਮਲ ਦਾ ਰੰਗ ਫੁੌਲਾ 
ਕਰਕੇ । 


34. ਬਣ-ਕਪਾਸੀ 
ਸਧੈਥੋਡੀਆ ਕੰਪੈਨਿਊਲੋਟਾ ਬਿਯੂ 


ਬਣ-ਕਪਾਸੀ ਦੇ ਅੰਗਰੇਜ਼ੀ ਵਿਚ ਕਈ ਨਾਂ ਪ੍ਰਚਲਤ ਹਨ. ਜਿਵੇਂ ਕਿ 'ਸਕਾਰਲੈਟ- 
ਬੈੱਲ' ਫ਼ਾਉਂਟੇਨ ਟੀ', ਜਾਂ ਸਕੁਇਰਟ ਟੀ। ਕਈ ਵਾਰੀ ਇਸ ਨੂੰ 'ਟੂਲਿਪ ਟ੍ਰੀ' ਵੀ 
ਆਖਿਆ ਜਾਂਦਾ ਹੈ। ਇਹ ਸਾਰੇ ਹੀ ਨਾਂ ਬਹੁਤ ਦਿਲਚਸਪ ਹਨ ਅਤੇ ਰੁਖ ਦੇ ਕੁਝ 
ਵਧੇਰੇ ਉੱਘੜਵੇਂ ਗੁਣਾਂ ਦੇ ਦਰਸਾਇਕ ਹਨ । ਸਕਾਰਲੈਂਟ ਬੈੱਲ (ਗੁਲਨਾਰੀ-ਘੌਟੀ) ਨਾਂ 
ਇਸ ਰੁਖ ਦੇ ਵੌਡੇ ਵੱਡੇ ਅਤੇ ਸੋਖ-ਗੁਲਨਾਰੀ. ਘੰਟੀ ਦੀ ਸ਼ਕਲ ਦੇ ਫੁਲਾਂ ਵਲ 
ਸੰਕੇਤ ਕਰਦਾ ਹੈ। ਫ਼ਾਉਂਟੇਨ ਜਾ ਸਕੁਇਰਟ ਇਸ ਗੌਲ ਵਲ ਇਸ਼ਾਰਾ ਕਰਦਾ ਹੈ ਕਿ 
ਜਦੋਂ ਡੋਡੀਆਂ ਨੂੰ ਘੁੰਟਿਆ ਨਚੋੜਿਆ ਜਾਵੇ. ਤਾਂ ਉਹਨਾਂ ਵਿਚੋਂ ਕਾਫ਼ੀ ਮਿਕਦਾਰ ਵਿਚ 
ਪਾਣੀ ਵਗਦਾ ਹੈ, ਤਤੀਹਰੀ ਦੀ ਤਰ੍ਹਾਂ । ਅਖ਼ੀਰ ਵਿੱਚ 'ਟੂਲਿਪ ਟੀ' ਨਾਂ, ਇਸ ਗੌਲ ਵਲ 
ਇਸ਼ਾਰਾ ਕਰਦਾ ਹੈ ਕਿ ਇਸ ਰੁੱਖ ਦੇ ਫੁਲਾਂ ਅਤੇ 'ਟੂਲਿਪ ਟ੍ਰੀ' ਦੇ ਫੁਲਾਂ ਵਿੰਚ ਬਹੁਤ 
ਸਮਾਨਤਾ ਹੁੰਦੀ ਹੈ. ਇੰਕ ਅਜਿਹੀ ਸਮਾਨਤਾ, ਜਿਸ ਵਿਚ ਘੋਟੋ-ਘੋਟ ਇਹ ਵੇਖਣ ਲਈ 
ਕਲਪਨਾ ਦੀ ਲੋੜ ਨਹੀਂ ਕਿ ਇਸ ਰੁਖ ਦੇ ਫੁਲ ਨਿਸ਼ਚੇ ਹੀ ਬੇਕਾਇਦਾ ਜਾਂ ਅਸਮ- 
ਮਾਪੀ ਹੁੰਦੇ ਹਨ. ਘੋਟੋ-ਘੋਟ ਮੋਢ ਦੇ ਨੌੜੇ। 

ਵਿਗਿਆਨਕ ਨਾਂ 'ਸਪੈਥੋਡੀਆ` ਦਲ-ਪੋਜ ਦੀ ਕੜਛੀ ਵਰਗੀ ਬਣਤਰ ਵਲ 
ਇਸ਼ਾਰਾ ਕਫਦਾ ਹੈ ਅਤੇ ਕੰਪੈਨਿਊਲੋਟਾ ਦਾ ਅਰਥ ਹੈ - ਘੰਟੀ ਨੁਮਾ! 

ਪਹਿਲੀ ਵਾਰ ਰੌਂਖ ਭਾਰਤ ਵਿਚ ਕਦੋਂ ਆਇਆ, ਇਸ ਦਾ ਕੋਈ ਰਿਕਾਰਡ ਨਹੀਂ 
ਮਿਲਦਾ। ਇਸ ਰੋਂਖ ਅੰਗੋਲਾ (ਅਫ਼ਰੀਕਾ) ਤੋ 1873 ਵਿੱਚ, ਸ੍ਰੀਲੰਕਾ ਵਿੱਚ ਲਿਆਂਦਾ 
ਗਿਆ ਸੀ ਅਤੇ ਇਹ ਐਨ ਸੰਭਵ ਪ੍ਰਤੀਤ ਹੁੰਦਾ ਹੈ ਕਿ ਉਸ ਤੋਂ ਇੰਕਦਮ ਮਗਰੋ' ਇਹ 
ਭਾਰਤ ਵਿੱਚ ਆਇਆ ਹੋਵੇ। ਇਸ ਦਰੌਖ਼ਤ ਦਾ ਮੂਲ ਦੇਸ਼ ਤਪਤ-ਖੰਡੀ ਅਫ਼ਰੀਕਾ ਹੈ, 
ਪਰ ਹੁਣ ਇਸ ਦੀ ਕਾਸ਼ਤ ਸਾਰੀ ਦੁਨੀਆ ਦੇ ਤਪਤ-ਖੌਡੀ ਇਲਾਕਿਆਂ ਵਿਚ ਹੋਣ ਲੌਗ 
ਪਈ ਹੈ। 

ਇਹ ਉਹਨਾਂ ਰੋਂਖਾਂ ਨਾਲੋਂ ਵਧੇਰੇ ਛਬ-ਸ਼ਾਨ ਵਾਲਾ ਰੁਖ ਹੈ ਜਿਹਨਾਂ 
ਦੀ ਖੇਤੀ ਪਿਛਲੀ ਸਦੀ ਵਿਚ ਭਾਰਤ ਵਿੱਚ ਆਰੈਭ ਹੋਈ ਸੀ। ਇਸ ਦਾ ਸੰਬੰਧ 


708 ਜਾਣੋ-ਪਛਾਣੋ ਰੁੱਖ 


'ਬਿਗਨੋਨੀਏਸੀ' ਕੁਲ ਨਾਲ ਹੈ, ਜੋ ਗਿ ਬਹੁਤ ਸ਼ਾਨਦਾਰ ਰੌਖਾਂ ਅਤੇ ਵੇਲ-ਨੁਮਾ ਪੌਦਿਆਂ 
ਦੀ ਬਹੁਤ ਜ਼ਿਆਦਾ ਗਿਣਤੀ ਲਈ ਉੱਪੀ ਹੈ। ਬੈਬਈ ਅਤੇ ਭਾਰਤ ਦੈ ਹੋਰ ਸਾਹਿਲੀ 
ਸ਼ਹਿਰਾਂ ਵਿੱਚ. ਇਸ ਰੁਖ ਨੂੰ ਬਾਕਾਇਦਾ ਫੁੱਲ ਨਿਕਲਦੇ ਹਨ, ਪਰ ਕਦੇ ਵੀ ਓਨੀ 
ਭਰਮਾਰ ਵਿੱਚ ਨਹੀਂ, ਜਿੰਨੀ ਭਰਮਾਰ ਨਾਲ ਇਹ ਪੂਨੇ, ਬੰਗਲੌਰ ਜਾਂ ਦੇਸ਼ ਦੇ ਵਧੇਰੇ 
ਖ਼ੁਸ਼ਕ ਹਿੱਸਿਆਂ ਦੇ ਸ਼ਹਿਰਾਂ 'ਚ ਨਿਕਲਦੇ ਹਨ। ਅਜਿਹੇ ਸ਼ਹਿਰਾਂ ਤੇ ਕਸਬਿਆਂ ਵਿੱਚ, 
ਇਹ ਰੁਖ ਬਹੁਤ ਸਾਰੋ ਰਸਤਿਆਂ ਦੇ ਨਾਲ-ਨਾਲ ਲਾਇਆ ਗਿਆ ਹੈ ਅਤੇ ਇਹ ਬਹੁਤ 
ਹੀ ਖ਼ੂਬਸੂਰਤ ਰੁੱਖਾਂ ਵਿਚੋਂ ਇਕ ਹੈ। ਇਸ ਦਾ ਤਣਾ ਸਿੱਧ-ਸਤੋਰ ਹੁੰਦਾ ਹੈ ਅਤੇ ਫੁੱਲਾਂ 
ਦੀ ਇੱਕ ਢਾਲ ਜਿਹੀ, ਰੁਖ ਦੀ ਟੀਸੀ ਨੂੰ ਢੋਕ ਲੈੱਦੀ ਹੈ, ਜੋ ਕਈ ਮਹੀਨਿਆਂ ਤੌਕ ਕਾਇਮ 
ਰਹਿੰਦੀ ਹੈ। 


ਵਰਣਨ 
ਬੰਬਈ ਵਿਚ ਇਹ ਰੁੱਖ ਸਦਾ-ਬਹਾਰ ਰੁਖਾਂ ਵਰਗਾ ਹੀ ਹੁੰਦਾ ਹੈ। ਦੇਸ਼ ਦੇ ਵਧੇਰੇ ਖ਼ੁਸ਼ਕ 
ਹਿੱਸਿਆਂ ਵਿੱਚ, ਗਰਮੀ ਦੇ ਮੋਸਮ ਦੇ ਦੌਰਾਨ, ਥੋੜ੍ਹੇ ਸਮੇਂ ਲਈ. ਇਸ ਦੇ ਸਾਰੋ ਪੌਤੋ ਝੜ 
ਸਕਦੇ ਹਨ। ਇਸ ਦੀ ਲੱਕੜੀ ਨਰਮ ਹੁੰਦੀ ਹੈ. ਇਹੀ ਵਜ੍ਹਾ ਹੈ ਕਿ ਜੋਰਦਾਰ ਹਵਾਵਾਂ 
ਨਾਲ ਇਸ ਰੁੱਖ ਨੂੰ ਬਹੁਤ ਨੁਕਸਾਨ ਪੁੰਜ ਸਕਦਾ ਹੈ। ਪੌਤੇ ਜੁੜਤ ਹੁੰਦੇ ਹਨ। ਕਹਿਣ 
ਦਾ ਮਤਲਬ ਹੈ ਕਿ ਉਹਨਾਂ ਵਿਚ ਕਈ ਪੌਤੀਆਂ ਹੁੰਦੀਆਂ ਹਨ, ਜੋ ਆਪਣੇ-ਆਪ ਵਿੱਚ 
ਅਸਲ ਪੌਤਿਆਂ ਵਰਗੀਆਂ ਹੀ ਦਿੱਸਦੀਆਂ ਹਨ। ਉਹਨਾਂ ਦਾ ਰੰਗ ਕੁਝ-ਕੁਝ ਗੂੜ੍ਹਾ ਹਰਾ 
ਹੁੰਦਾ ਹੈ ਅਤੇ ਜਦੋਂ ਰੋਖ ਨੂੰ ਫੋਲ-ਫੁਲਾਕਾ ਨਾ ਪਿਆ ਹੋਵੇ, ਤਾਂ ਇਹ ਕੁਝ ਬੇਰੋਣਕ ਅਤੇ 
ਉਦਾਸ ਜਿਹਾ ਜਾਪਦਾ ਹੈ। ਹਰ ਇੱਕ ਪੌਤੇ ਵਿੱਚ 4 ਤੋਂ 8 ਜੋੜੋ. ਛੋਟੀਆਂ ਪੋਤੀਆਂ ਦੇ 
ਹੁੰਦੇ ਹਨ ਅਤੇ ਇੰਕ ਸਿਰੇ ਦੀ ਪੌਤੀ ਹੁੰਦੀ ਹੈ। ਉਹ ਇੰਕ-ਦੂਸਰੀ ਦੇ ਆਹਮਣੇ-ਸਾਹਮਣੇ 
ਨਿਕਲਦੀਆਂ ਹਨ ਅਤੇ ਛੋਟੀ ਡੈਡੀ ਦੇ ਮੁਢ 'ਤੇ, ਉਹਨਾਂ ਤੇ ਗਿੱਲ੍ਹਟੀਆਂ ਵੀ ਹੋ ਸਕਦੀਆਂ 
ਹਨ । ਫੁਂਲ-ਡੋਡੀਆਂ ਠੰਡ ਦੇ ਮੋਸਮ ਦੇ ਅਖ਼ੀਰ 'ਤੇ ਨਿਕਲਦੀਆਂ ਹਨ । ਉਹਨਾਂ ਦਾ ਰੰਗ 
ਬੜਾ ਉਂਘੜਵਾਂ ਹੁੰਦਾ ਹੈ। ਉਹ ਖ਼ੂਬਸੂਰਤ ਜੈਤੂਨੀ ਹਰੇ ਰੰਗ ਦੀਆਂ ਹੁੰਦੀਆਂ ਹਨ ਅਤੇ 
ਬਣਤਰ ਵਿੱਚ ਮਖ਼ਮਲੀ। ਡੋਡੀਆਂ ਸ਼ਾਖ਼ਾਂ ਦੇ ਸਿਰਿਆਂ 'ਤੇ ਨੋੜੋ-ਨੋੜੇ ਗੁੰਛਿਆਂ ਵਿਚ 
ਲਗਦੀਆਂ ਹਨ ਅਤੇ ਉਹ ਆਮ ਤੋਰ ਤੇ ਬਹੁਤ ਜ਼ਿਆਦਾ ਗਿਣਤੀ ਵਿੱਚ ਹੁੰਦੀਆਂ ਹਨ 
ਅਤੇ ਵਾਧੇ-ਵਿਕਾਸ ਦੇ ਵੱਖ-ਵੱਖ ਪੜਾਵਾਂ 'ਤੇ । ਗੁੱਛੇ ਦੀ ਸਭ ਤੋਂ ਬਾਹਰਲੀ ਡੋਡੀ. ਸਭ 
ਤੋਂ ਐਦਰਲੀ ਡੋਡੀ ਨਾਲੋਂ ਵਧੇਰੇ ਵਿਕਸਿਤ ਹੁੰਦੀ ਹੈ। 

ਲੌਂਗਭਗ ਹਰ ਇੱਕ ਸ਼ਾਖ਼ ਦੇ ਸਿਰੇ 'ਤੇ, ਡੇਡੀਆਂ ਦੀ ਬਹੁਤ ਜ਼ਿਆਦਾ ਭਰਮਾਰ 
ਇਹ ਯਕੀਨੀ ਬਣਾਉਂਦੀ ਹੈ ਕਿ ਰੋਂਖ ਉੱਤੇ ਫੁਲ ਵਧੇਰੋ ਸਮੇਂ ਲਈ ਰਹਿੰਦੇ ਹਨ। ਦਲ- 
ਪੋਜ ਕਿਸ਼ਤੀ-ਨੁਮਾ, ਜੈਤੂਨੀ ਹਰੇ ਰੰਗ ਦਾ ਹੁੰਦਾ ਹੈ। ਬਾਹਰਲੇ ਦਲ ਦੀ ਪਛਾਣ ਉਹਨਾਂ 
ਦੇ ਸਿਰਿਆਂ ਅਤੇ ਕੇਂਦਰੀ ਲਕੀਰਾਂ ਨੂੰ ਦਰਸਾਉਣ ਵਾਲੀਆਂ ਮੋਟੀਆਂ ਰੇਖਾਵਾਂ ਤੋਂ ਹੀ 
ਕੀਤੀ ਜਾ ਸਕਦੀ ਹੈ। 

ਪੁਸ਼ਪ-ਪੁੰਜ ਇੰਕ ਛੋਟੀ ਜਿਹੀ ਨਲੀ ਦਾ ਬਣਿਆ ਹੁੰਦਾ ਹੈ, ਜੋ ਅਚਾਨਕ ਫੈਲ 
ਕੇ ਇੰਕ ਚੌੜੀ-ਜਿਹੀ ਘੰਟੀ ਨੁਮਾ ਬਨਾਵਟ ਬਣ ਜਾਂਦਾ ਹੈ। ਘੋਟੀ ਦਾ ਹੌਥਾ ਥੋੜ੍ਹਾ ਜਿਹਾ 
ਉੱਂਚਾ-ਨੀਵਾਂ ਹੁੰਦਾ ਹੈ। ਫੁਂਲ-ਪੋਤੀਆਂ ਆਪੋ-ਵਿਚ ਇੰਕਮਿੱਕ-ਅਭੇਦ ਜੁੜੀਆਂ ਹੁੰਦੀਆਂ 


ਬਟਣਾ-ਕਪਾਸਾ 109 


ਹਨ, ਸਿਵਾਏ ਐਨ ਸਿਰੇ 'ਤੋਂ। ਉਹ ਪੁਰੇ ਪਿਆਲੇ ਦੀ ਸ਼ਕਲ ਬਣਾਉਂਦੀਆਂ ਹਨ। ਪਿਆਲੋ 
ਦਾ ਉਪਰਲਾ ਕੰਢਾ ਸਾਫ਼ ਵੀ ਹੋ ਸਕਦਾ ਹੈ ਅਤੇ ਕਿਨਾਰੀਦਾਰ ਵੀ। 

ਫਲਾਂ ਦਾ ਰੈਗ ਸਮੁੱਚੇ ਤੌਰ 'ਤੇ ਸ਼ੋਖ਼-ਗੁਲਨਾਰੀ ਹੁੰਦਾ ਹੈ। ਮੁੱਢ ਹਲਕਾ ਸੰਗਤਰੀ 
ਹੁੰਦਾ ਹੈ, ਧੜ ਸ਼ੋਖ਼ ਕਿਰਮਚੀ ਜਾਂ ਗੁਲਨਾਰੀ ਅਤੇ ਕਿਨਾਰੇ 'ਤੇ ਹਲਕੀ ਜ਼ਰਦ ਭਾਹ ਹੋ 
ਸਕਦੀ ਹੈ। ਮਜ਼ਬੂਤ ਰਜ-ਤਾਰਾਂ ਉਤੇ ਚਾਰ ਪੁੰਕੇਸਰ ਹੁੰਦੇ ਹਨ, ਜੋ ਕਿ ਪੁਸ਼ਪ-ਪੁੰਜ ਦੇ 
ਕੰਢੇ ਤੋਂ ਬਾਹਰ ਨਿਕਲਦੇ ਹਨ। ਡੰਡੀ ਵੀ ਮਜ਼ਬੂਤ ਹੁੰਦੀ ਹੈ ਅਤੇ ਪੁਸ਼ਪ-ਪੁੱਜ ਨਾਲੋਂ' 
ਥੋੜ੍ਹੀ ਜਿਹੀ ਲੰਮੀ ਹੁੰਦੀ ਹੈ। 

ਆਪਣੇ ਮੂਲ ਦੇਸ਼ ਵਿਚ ਅਤੇ ਭਾਰਤ ਦੇ ਵਧੇਰੇ ਗਰਮ ਹਿੱਸਿਆਂ ਵਿਚ, ਇਸ ਰੋਂਖ 
ਨੂੰ ਫਲ ਬਹੁਤ ਛੇਤੀ ਲੱਗਣ ਲੱਗ ਪੈਂਦੇ ਹਨ । ਉਹ ਲੰਮੇ, ਨੋਕਦਾਰ ਅਤੇ ਕਾਠਹਾਰ ਹੁੰਦੇ 
ਹਨ ਅਤੇ ਉਹਨਾਂ ਵਿੱਚ ਬਹੁਤ ਸਾਰੇ ਪਰਦਾਰ ਬੀਅ ਹੁੰਦੇ ਹਨ। ਬੰਬਈ ਵਿੱਚ ਮੈਂ ਕਦੇ 
ਵੀ ਫਲ ਨਹੀਂ ਵੇਖੋ ਅਤੇ ਨਾ ਹੀ ਸਪੌਸ਼ਟ ਤੌਰ 'ਤੇ ਕਿਸੇ ਕੁਲੈੱਕਟਰ ਨੇ, ਜੋ ਬਲੈਟਰ 
ਬਨੌਂਸਪਤੀ ਸੰਗ੍ਰਹਿਆਲੇ ਵਿਚ ਆਪਣੇ ਨਮੂਨੇ ਛਡ ਗਏ ਹਨ। ਫਲਾਂ ਦੀ ਇਹ .ਗੈਰ- 
ਮੌਜੂਦਗੀ, ਰੱਖ ਦੇ ਮੁੜ-ਉਤਪਾਦਨ ਵਿਚ ਕੁਂਝ ਜਟਿਲਤਾਵਾਂ ਪੈਦਾ ਕਰਦੀ ਹੈ। ਬੰਬਈ 
ਵਿਚ. ਆਮ ਤੌਰ 'ਤੇ ਇਸ ਰੁੱਖ ਦਾ ਨਸਲ-ਵਾਧਾ, ਜੜ੍ਹ-ਪ੍ਰਸੂਏ ਲਾ ਕੇ ਕੀਤਾ ਜਾਂਦਾ ਹੈ. 
ਜੋ ਅਕਸਰ ਕਾਫ਼ੀ ਬਹੁਲਤਾ ਵਿੱਚ ਹੁੰਦੇ ਹਨ। 
ਫੌਲ-ਫੁਲਾਕੇ ਦਾ ਸਮਾਂ 
'ਤਪਤ-ਖੰਡੀ ਅਫ਼ਰੀਕਾ ਵਿੱਚ ਇਸ ਰੁੱਖ ਨੂੰ, ਸਤੰਬਰ ਤੋਂ ਮਈ ਤੌਕ ਫੁਂਲ-ਫੁਲਾਕਾ ਪੈਂਦਾ 
ਹੈ। ਬੰਬਈ ਵਿਚ ਇਸ ਨੂੰ ਸਾਰਾ ਸਿਆਲ ਹੀ ਅਤੇ ਗਰਮੀਆਂ ਦੇ ਸ਼ੁਰੂ ਦੇ ਹਿੱਸੇ ਵਿਚ 
ਫੋਲ ਨਿਕਲਦੇ ਰਹਿੰਦੇ ਹਨ, ਜੋ ਅਕਸਰ ਮੋਨਸੂਨ ਦੇ ਮਹੀਨਿਆਂ ਤੌਕ ਵੀ ਚੌਲਦੇ ਰਹਿੰਦੇ 
ਹਨ। 


ਇਹ ਰਸਤਿਆਂ 'ਤੇ ਲਾਏ ਜਾਣ ਵਾਲਾ ਇੱਕ ਬਹੁਤ ਹੀ ਵਧੀਆ ਰੁੱਖ ਹੈ। ਪਰ 
ਇਸ ਤੋਂ ਵਧੀਆ ਨਤੀਜੇ ਪ੍ਰਾਪਤ ਕਰਨ ਲਈ, ਚੰਗੇ ਜਲ-ਨਿਕਾਸ ਵਾਲੀ ਜ਼ਮੀਨ 'ਚ 
ਲਾਇਆ ਜਾਣਾ ਚਾਹੀਦਾ ਹੈ। ਇਹ 1500 ਮੀਟਰ ਦੀ ਉਚਾਈ ਤੌਕ ਚੰਗਾ ਹੋ ਜਾਂਦਾ 
ਹੈ, ਪਰ ਇਹ ਸਮੁੰਦਰ ਦੀ ਸਤ੍ਹਾ ਤੇ ਵੀ ਖ਼ੂਬ ਹੋ ਜਾਂਦਾ ਹੈ। 


35. ਜਾਮਣ ਦਾ ਰੁੱਖ 


ਸਿਜ਼ੀਜੀਅਮ ਕਿਊਮਿਨਾਈ (ਲਿੰਨ) ਸਕੀਲਜ਼ 
(ਕੁਲ : ਮਿਰਟੇਸੀ) 


ਅੰਗਰੇਜ਼ੀ - ਜਾਵਾ ਪਲੰਮ, ਬੰਗਾਲੀ - ਕਾਲਾ ਜਾਮ, ਮਰਾਠੀ - ਜੰਮਭੁੱਲ, ਹਿੰਦੀ- ਜਾਮਨ 
ਤਾਮਿਲ - ਨਵਲ 


ਪੁਰਾਣੇ ਬਨੌਂਸਪਤ-ਵਿਗਿਆਨਕ ਸਾਹਿਤ ਵਿੱਚ, ਜਾਮਣ ਦੇ ਰੁੱਖ ਨੂੰ 'ਯੂਜੀਨੀਆ 


170 ਜਾਣੇ-ਪਛਾਣੇ ਰੁੱਖ 


ਜੰਬੋਲਾਨਾ' ਦੀ ਸੂਚੀ ਹੈਠ ਰੋਖਿਆ ਗਿਆ ਹੈ। ਭਾਰਤ ਦੇ ਬਹੁਤ ਸਾਰੇ ਹਿੱਸਿਆਂ ਵਿੱਚ, 
ਇਹ ਰੁੱਖ ਜੌਗਲੀ ਰੂਪ ਵਿਚ ਜਾਂ ਖੇਤੀ ਅਧੀਨ ਮਿਲਦਾ ਹੈ। ਭਾਵੇਂ ਕਿ ਇਹ ਦੌਖਣ 
ਦੇ ਸੋਭ ਤੋਂ ਗਰਮ ਇਲਕਿਆਂ ਵਿਚ, ਬਹੁਤ ਦੁਰਲਪਤ ਹੈ, ਪਰ ਇਹ ਦੌਖਣੀ ਭਾਰਤ 
ਵਿਚ ਖ਼ਾਸ ਤੌਰ 'ਤੇ ਕਾਫ਼ੀ ਬਹੁਲਤਾ ਵਿੱਚ ਹੰਦਾ ਹੈ, ਜਿੱਥੇ ਕਿ ਵਣਾਂ ਵਿਚ ਇਹ ਬਹੁਤ 
ਵੱਡੇ ਆਕਾਰ ਦਾ ਹੋ ਜਾਂਦਾ ਹੈ। ਦੌਖਣੀ ਭਾਰਤ ਤੋਂ ਇਹ ਰੋਖ ਪੂਰਬ ਵਲ ਬਰਮ੍ਹਾ, 
ਮਲਾਇਆ, ਇੰਡੋਨੋਸ਼ੀਆ ਆਦਿ ਤੌਕ ਚਲਿਆ ਗਿਆ ਹੈ। ਇਹ ਹਿੰਦ-ਮਲਾਇਆ ਦੇ 
ਪੇੜ-ਪੋਦਿਆਂ ਦਾ ਇੱਕ ਵਿਸ਼ੇਸ਼ ਅੰਗ ਹੈ। 


ਵਰਣਨ 

ਇਹ ਦਰਮਿਆਨੇ ਆਕਾਰ ਦਾ. 10-15 ਮੀਟਰ ਉੱਚਾ ਰੌਖ ਹੁੰਦਾ ਹੈ. ਜੋ ਸੰਘਣੇ ਜੰਗਲਾਂ 
ਵਿਚ ਕਿਤੇ ਵਡੇਰੇ ਆਕਾਰ ਦਾ ਹੋ ਜਾਂਦਾ ਹੈ। ਇਸ ਦੀ ਛਲ ਖੁਰਦਰੀ, ਪੌਤੇ ਚਮੜੇਹਾਰ 
ਚਮਕੀਲੇ, ਆਂਡਲ ਤੋਂ ਲੈ ਕੇ ਤਿੱਖੀ ਬਰਛੀ ਦੀ ਸ਼ਕਲ ਦੇ ਹੁੰਦੇ ਹਨ, ਜੋ ਮੁਢ ਅਤੇ ਸਿਰੇ 
ਤੋਂ ਮੁਕਾਬਲਤਨ ਘੌਟ ਚੌੜੇ ਹੁੰਦੇ ਹਨ. ਰਗਾਂ ਬਹੁਤ ਹੀ ਜ਼ਿਆਦਾ ਹੁੰਦੀਆਂ ਹਨ. ਲੋਗਭਗ 
ਸਮਾਨੰਤਰ, ਜੋ ਪੌਤਿਆਂ ਦੇ ਕਿਨਾਰਿਆਂ ਦੈ ਨਾਲ-ਨਾਲ ਇੰਕ ਮਜ਼ਬੂਤ ਰਗ ਨਾਲ ਜਾ 
ਮਿਲਦੀਆਂ ਹਨ। ਜੇ ਤੁਸੀਂ ਇਕ ਪੋਤਾ ਲਉ, ਉਸਨੂੰ ਉਤਾਂਹ ਚੁੌਕੋ ਅਤੇ ਸੂਰਜ ਵਲ 
ਨੂੰ ਮੂੰਹ ਕਰਕੇ ਆਪਣੀਆਂ ਔਖਾਂ ਦੇ ਔਗੇ ਰੌਖੋ, ਤਾਂ ਤੁਹਾਨੂੰ ਅਨੇਕਾਂ ਹੀ ਨਿੱਕੇ-ਨਿੱਕੇ 
ਬਿੰਦੂ ਜਾਂ ਦਾਣੇ-ਜਿਹੇ ਦਿਖਾਈ ਦੇਣਗੇ. ਜੋ ਕਿ ਪਾਰਦੀਪਤ ਹੁੰਦੇ ਹਨ। ਪਾਠ-ਪੁਸਤਕਾਂ 
ਵਿੱਚ ਅਜਿਹੇ ਪੋਤਿਆਂ ਨੂੰ "ਪਾਰਦਰਸ਼ੀ ਦਾਣੇਦਾਰ” ਆਖਿਆ ਜਾਂਦਾ ਹੈ ਅਤੇ ਅਜਿਹੇ 
ਦਾਣੇ 'ਮਿਰਟਲ' ਕੁਲ ਦੀ ਵਿਸ਼ੇਸ਼ਤਾ ਹੁੰਦੇ ਹਨ. ਜਿਸ ਕੁਂਲ ਨਾਲ ਕਿ ਇਹ ਪੋਦਾ ਸੋਬੰਧਿਤ 
ਹੈ। ਫੁੱਲ ਸਫ਼ੈਦ ਜਾਂ ਘਸਮੈਲੋ-ਸਫ਼ੈਦ ਹੁੰਦੇ ਹਨ। ਉਹਨਾ ਵਿੱਚ ਮੌਠੀ-ਮੋਠੀ ਸੁਗੰਧ ਹੁੰਦੀ 
ਹੈ। ਉਹ ਡੰਡੀਆਂ 'ਤੇ ਬਹੁਤ ਸਾਰੇ ਇੰਕਠੇ ਹੀ ਲੌਗੇ ਹੋਏ ਹੁੰਦੇ ਹਨ। ਡੰਡੀਆਂ ਪੌਤਿਆਂ 
ਦੇ ਹੇਠਾਂ ਨਿਕਲਦੀਆਂ ਹਨ। ਦਲ-ਪੁੰਜ ਲੌਂਗਭਗ 5 ਮਿਲੀਮੀਟਰ ਲੰਮਾ ਹੁੰਦਾ ਹੈ. ਬਾਹਰੋਂ 
ਜ਼ਰਦ ਜਿਹੇ ਰੰਗ ਦਾ ਅਤੇ ਅੰਦਰੋਂ ਸਾਫ਼-ਕੂਲਾ। ਪਿਆਲੇ ਦੇ ਕਿਨਾਰੇ ਸਾਫ਼ ਜਿਹੇ ਹੁੰਦੇ 
ਹਨ ਜਾਂ ਉਹਨਾਂ 'ਤੇ ਨਿੱਕੇ-ਨਿੱਕੇ ਦੰਦੇ ਹੁੰਦੇ ਹਨ। ਪੌਖੜੀਆਂ ਚਿੱਟੀਆਂ ਹੁੰਦੀਆ ਹਨ 
ਅਤੇ ਛੇਤੀ ਹੀ ਝੜ ਜਾਂਦੀਆਂ ਹਨ। ਪੌਕੇਸਰ ਬਹੁਤ ਸਾਰੇ ਹੁੰਦੇ ਹਨ. ਕੁਂਝ-ਕੁਂਝ ਪਰਗਟ- 
ਜਿਹੇ, ਚਿੰਟੇ ।'ਫਲ ਰਸੀਲਾ ਹੁੰਦਾ ਹੈ. ਜਿਸ ਵਿਚ ਇੰਕ ਗਿਟ੍ਰਕ ਹੁੰਦੀ ਹੈ। ਛਿੱਲ ਤੇ ਗੁੱਦਾ 
ਪਹਿਲਾਂ ਹਰਾ ਹੁੰਦਾ ਹੈ। ਉਦੋਂ ਉਹ ਬਹੁਤ ਹੀ ਕਸੈਲਾ ਹੁੰਦਾ ਹੈ। ਬਾਅਦ ਵਿਚ ਉਹ ਊਦਾ 
ਜਿਹਾ ਅਤੇ ਅਖ਼ੀਰ ਵਿੱਚ ਗੂੜ੍ਹਾ ਜਾਮਣੀ ਜਾਂ ਲਾਲ, ਜਾਂ ਫਿਰ ਲੌਂਗਭਗ ਕਾਲਾ ਹੋ ਜਾਂਦਾ 
ਹੈ। ਜੰਗਲੀ ਫਲ ਸ਼ਾਇਦ ਹੀ 15 ਮਿਲੀਮੀਟਰ ਤੋਂ ਲੰਮਾ ਹੁੰਦਾ ਹੈ, ਉਹ 10 ਮਿਲੀਮੀਟਰ 
ਚੌੜਾ ਹੁੰਦਾ ਹੈ। ਖੇਤੀਬਾੜੀ ਹੇਠਲੀਆਂ ਕਿਸਮਾਂ ਦੇ ਫਲ 3 ਸੈਂਟੀਮੀਟਰ ਤੋ ਵੱਧ ਲੰਮੇ 
ਅਤੇ 2 ਸੈਂਟੀਮੀਟਰ ਚੋੜੇ ਹੁੰਦੇ ਹਨ। ਜਾਮਣ ਦਾ ਫਲ ਬਹੁਤ ਸੁਆਦਲਾ ਹੁੰਦਾ ਹੈ। ਉਸ 
ਵਿਚ ਥੋੜ੍ਹਾ ਜਿਹਾ ਖੋਟਾਪਨ ਹੁੰਦਾ ਹੈ. ਪਰ ਸਾਰੇ ਹੀ ਦੇਸ਼ ਵਿਚ. ਬੋਂਚੇ ਇਸ ਨੂੰ ਬਹੁਤ ਚਾਅ 
ਨਾਲ ਖਾਂਦੇ ਹਨ ਅਤੇ ਖਾਂਦੇ-ਖਾਂਦੇ ਆਪਣੇ ਮੂਹ 'ਤੇ ਚਿਹਰੇ, ਜਾਮਣ ਦੇ ਗੂੜ੍ਹੇ ਜਾਮਣੀ 
ਰੰਗ ਨਾਲ ਰੰਗ ਲੈਂਦੇ ਹਨ। 





ਚਿੱਤਰ 18. ਜਾਮਣ ਦਾ ਭੁੱਖ (ਸਿਜ਼ੀਜੀਅਮ ਕਿਊਮਿਨਾਈ (ਲੰਨ) ਸਕੀਲਜ਼) 


112 ਜਾਣੇ-ਪਛਾਣੇ ਰੁੱਖ 


ਵਰਤੋਂ 

ਪੈਕੀਆਂ ਜਾਮਣਾਂ ਖਾਣ ਦੇ ਕੰਮ ਆਉੱਦੀਆਂ ਹਨ। ਉਹਨਾਂ ਦਾ ਜੈਮ ਵੀ ਬਣਦਾ ਹੈ, ਜੋ 
ਥੋੜ੍ਹਾ-ਜਿਹਾ ਖੋਟਾ, ਪਰ ਸੁਆਦਲਾ ਹੁੰਦਾ ਹੈ। ਲੋਂਕੜੀ ਕਾਫ਼ੀ ਪਾਇਦਾਰ ਹੁੰਦੀ ਹੈ, ਪਰ 
ਉਸ ਨੂੰ ਬਹੁਤੀ ਅਹਿਮੀਅਤ ਨਹੀਂ ਦਿੱਤੀ ਜਾਂਦੀ। ਰੁਂਖ ਦੀ ਛਿੱਲ ਅਤੇ ਕੱਚੇ ਫਲ ਬਹੁਤ 
ਤਲਖ਼, ਕਸੈਲੋ ਅਤੇ ਕਬਜ਼ ਕਰਨ ਵਾਲੋਂ ਹੁੰਦੇ ਹਨ। ਇਸ ਲਈ ਪੇਚਿਸ਼ ਨੂੰ ਠੀਕ ਕਰਨ 
ਲਈ ਵਰਤੇ ਜਾਂਦੇ ਹਨ। ਛੈੱਲ ਦੀ ਵਰਤੋਂ, ਮੌਛੀਆਂ ਫੜਨ ਵਾਲੋ ਜਾਲ ਰੰਗਣ ਲਈ 
ਕੀਤੀ ਜਾਂਦੀ ਹੈ। ਕੌਚੀਆਂ ਜਾਮਣਾਂ ਤੋਂ ਤਿਆਰ ਕੀਤਾ ਗਿਆ ਸਿਰਕਾ, ਪੇਟ ਦੀ ਗੈਸ 
ਦੂਰ ਕਰਨ ਵਾਲਾ ਅਤੇ ਪਾਚਕ ਆਖਿਆ ਜਾਂਦਾ ਹੈ। 

“ਆਖਿਆ ਜਾਂਦਾ ਹੈ ਕਿ ਮੇਘ ਦੇਵਤਾ ਦਾ ਰੁਪ-ਪਰਿਵਰਤਨ ਕਰਕੇ. ਉਸਨੂੰ ਜਾਮਣ 
ਦਾ ਰੱਖ ਬਣਾ ਦਿੱਤਾ ਗਿਆ ਸੀ। ਫਲ ਦਾ ਰੰਗ ਕ੍ਰਿਸ਼ਨ ਜੀ ਮਹਾਰਾਜ ਦੇ ਰੰਗ ਵਰਗਾ 
ਸਾਉਲਾ ਹੋਣ ਕਰਕੇ, ਇਹ ਰੁੱਖ ਉਹਨਾਂ ਨੂੰ ਬਹੁਤ ਪਿਆਰਾ ਸੀ। ਇਸ ਲਈ ਇਸ ਰੁੱਖ 
ਦੀ ਪੂਜਾ ਕੀਤੀ ਜਾਂਦੀ ਹੈ ਅਤੇ ਬ੍ਰਾਹਮਣਾਂ ਨੂੰ ਇਸ ਦੇ ਹੇਠਾਂ ਭੋਜਨ ਛਕਾਇਆ ਜਾਂਦਾ 
ਹੈ। ਇਸਦੇ ਪੌਤੇ, ਡੂਨੋ ਤੇ ਪੌਤਲਾਂ ਬਣਾਉਣ ਲਈ ਅਤੇ ਅਰਘ ਚੜ੍ਹਾਉਣ ਲਈ ਵਰਤੇ 
ਜਾਂਦੇ ਹਨ।” (ਲਿਸਬੋਆ, “ਬੰਬਈ ਦੇ ਉਪਯੋਗੀ ਪੇੜ-ਪੋਦੇ", ਸਫ਼ਾ 284)। 


36. ਇਮਲੀ ਦਾ ਰੁੱਖ 
ਟੈਮਾਰਿੰਡਸ ਇੰਡਾੀਕਾ ਲਿੰਨ 


(ਕੁਲ : ਸੀਜ਼ ) 


ਅੰਗਰੋਜ਼ੀ - ਟੈਮਾਰਿੰਡ ਟੀ, ਹਿੰਦੀ ਅਤੇ ਬੰਗਾਲੀ - ਇਮਲੀ, ਅੰਬਲੀ, ਮਰਾਠੀ - ਚਿੰਚ, 
ਤਾਮਿਲ - ਪੁਲੀ, ਤੈਲਗੂ - ਚਿੰਤਾ 


ਇਸ ਰੌਂਖ ਦਾ ਅੰਗਰੇਜ਼ੀ ਨਾਂ 'ਟੈਮਾਰਿੰਡ' ਫ਼ਾਰਸੀ ਬੋਲੀ ਦੇ ਸ਼ਬਦ “ਤਮਰ-ਇ-ਹਿੰਦ” ਤੋਂ 
ਪਿਆ ਹੈ, ਜਿਸ ਦਾ ਅਰਥ ਹੈ -- 'ਹਿੰਦ ਦੀ ਖਜੂਰ'। ਵਿਸ਼ੇਸ਼ ਨਾਂ 'ਇੰਡੀਕਾ' ਇਸ ਗੌਲ 
ਵਲ ਸੰਕੇਤ ਕਰਦਾ ਹੈ ਕਿ ਇਹ ਰੁੱਖ ਹਿੰਦੁਸਤਾਨੀ ਮੂਲ ਦਾ ਕਿਆਸਿਆ ਜਾਂਦਾ ਹੈ। 
ਹੁਣ ਇਹ ਵਿਚਾਰ ਆਮ ਪ੍ਰਚੌਲਤ ਹੈ ਕਿ ਇਹ ਰੁੱਖ ਅਫ਼ਰੀਕੀ ਮੂਲ ਦਾ ਹੈ, ਪਰ ਇਸ 
ਦੀ ਕਾਸ਼ਤ ਜ਼ਿਆਦਾਤਰ ਤਪਤ-ਖੌਡੀ ਮੁਲਕਾਂ ਵਿਚ ਕੀਤੀ ਜਾਂਦੀ ਹੈ। 


ਵਰਣਨ 


ਇਮਲੀ ਦਾ ਰੋਂਖ ਇਕ ਖ਼ੁਸ਼ਨਮਾ ਸਦਾ-ਬਹਾਰ ਰੌਂਖ ਹੁੰਦਾ ਹੈ ਅਤੇ ਇਹ ਆਕਾਰ ਵਿੱਚ 
ਬਹੁਤ ਵੱਡਾ ਹੋ ਜਾਂਦਾ ਹੈ। ਛੋਟੇ ਰੁੱਖਾਂ ਦਾ ਤਣਾ ਸਿੱਧਾ ਤੇ ਸੁਡੋਲ ਹੁੰਦਾ ਹੈ । ਪੁਰਾਣੇ ਰੁੱਖਾਂ 
ਦਾ ਤਣਾ, ਅਸਾਧਾਰਨ ਅਤੇ ਅਨਿਯਮਿਤ ਤੌਰ 'ਤੇ ਮੋਟਾ ਹੋ ਜਾਂਦਾ ਹੈ, ਖ਼ਾਸ ਤੌਰ 'ਤੇ, 


ਇਮਲੀ ਦਾ ਰੁੱਖ 79 
ਜੇ ਰੱਖ ਨਾਲ ਭੈੜਾ ਵਰਤਾਅ ਕੀਤਾ ਗਿਆ ਹੋਵੇ, ਜਿਵੇਂ ਕਿ ਅਕਸਰ ਹੁੰਦਾ ਹੀ ਹੈ। ਪੌਤੇ 
ਸੰਯੁਕਤ ਹੁੰਦੇ ਹਨ, ਜੋ ਕਈ ਛੋਟੀਆਂ-ਛੋਟੀਆਂ ਪੌਤੀਆਂ ਤੋਂ ਮਿਲ ਕੇ ਬਣੋ ਹੁੰਦੇ ਹਨ। 
ਰੌਖ ਉਤੇ ਪੌਤੇ ਏਨੇ ਸੰਘਣੇ ਹੁੰਦੇ ਹਨ ਕਿ ਧਰਤੀ ਤੇ ਉਹਨਾਂ ਦੀ ਛਾਂ ਭਰਵੀਂ ਇਕਸਾਰ 
ਤੇ ਸੁਖਾਵੀਂ ਪੈਂਦੀ ਹੈ। ਨਵੇਂ-ਨਿਕਲੋ ਪੌਤੇ ਹਲਕੇ ਹਰੇ ਹੁੰਦੇ ਹਨ। ਪੁਰਾਣੇ ਪੌਤਿਆਂ ਦੀ 
ਚਮਕ-ਦਮਕ ਜਾਂਦੀ ਰਹਿੰਦੀ ਹੈ, ਪਰ ਉਹ ਫਿਰ ਵੀ ਚੰਗੇ ਹਰੇ ਰਹਿੰਦੇ ਹਨ। ਫੌੌਂਲ ਬਹੁਤ 
ਛੋਟੇ-ਛੋਟੇ ਹੁੰਦੇ ਹਨ ਅਤੇ ਪੌਤਿਆਂ ਵਿੱਚ ਛੋਟੇ-ਛੋਟੇ ਢਿਲੋ-ਜਿਹੇ ਗੁੱਛਿਆਂ ਵਿੱਚ ਲੌਂਗਦੇ 
ਹਨ। ਪੌਖੜੀਆਂ ਰੰਗ-ਬਰੰਗੀਆਂ ਜ਼ਰਦ ਤੇ ਲਾਲ ਹੁੰਦੀਆਂ ਹਨ। ਉਹਨਾਂ ਵਿਚੋਂ' ਤਿੰਨ 
ਤਾਂ ਆਮ ਆਕਾਰ ਦੀਆਂ ਹੁੰਦੀਆਂ ਹਨ, ਦੋ ਬੋਸ ਛੋਟੀਆਂ ਐਵੇਂ ਛਿਲਕਾ ਜਿਹਾ ਹੀ ਹੁੰਦੀਆਂ 
ਹਨ। ਫੁਲ ਬਹੁਤ ਜ਼ਿਆਦਾ ਲੌਗਦੇ ਹਨ। ਏਥੋਂ ਤੌਕ ਕਿ ਫੁਲ ਖਿੜਨ ਦੇ ਸਮੇਂ. ਇਮਲੀ 
ਦੇ ਦਰੋਖ਼ਤ ਹੇਠਲੀ ਜ਼ਮੀਨ ਫੁਂਲ-ਪੌਤੀਆਂ ਦੇ ਸੰਘਣੇ ਅਤੇ ਰੰਗ-ਬਰੰਗੇ ਕਾਲੀਨ ਨਾਲ 
ਕੌਜੀ ਜਾਂਦੀ ਹੈ। ਫਲੀ ਟੇਢੀ-ਮੇਢੀ ਅਤੇ ਬੇਕਾਇਦਗੀ ਨਾਲ ਫੌਂਲੀ ਹੋਈ, ਭੂਰੇ ਰੈਗ ਦੀ 
ਹੁੰਦੀ ਹੈ ਅਤੇ ਉਸ ਵਿਚ ਰੇਸ਼ੇਦਾਰ ਗੁਂਦੇ ਵਿਚ ਵਲੋਟੇ, ਕਈ ਬੀਜ ਹੁੰਦੇ ਹਨ। 
ਵੰਡ ਅਤੇ ਵਰਤੋਂ 
ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਮਲੀ ਦੇ ਰੁਖ ਦਾ ਮੂਲ ਸਥਾਨ ਐਬੀਸੀਨੀਆ ਅਤੇ 
ਕੇਂਦਰੀ ਅਫ਼ਰੀਕਾ ਹੈ. ਜਿਥੇਂ ਕਿ ਇਹ ਭਾਰਤ ਵਿਚ ਆਇਆ ਸੀ । ਪਰ ਇਸ ਦੀ ਭਾਰਤ 
ਵਿੱਚ ਇਹ ਆਮਦ, ਏਨਾ ਸਮਾਂ ਪਹਿਲਾਂ ਹੋਈ ਹੋਵੇਗੀ ਕਿ ਇਸ ਦਾ ਉੱਕਾ ਹੀ ਕੋਈ 
ਰਿਕਾਰਡ ਨਹੀਂ ਮਿਲਦਾ। ਇਮਲੀ ਦਾ ਰੌਖ ਗਲੀਆਂ ਅਤੇ ਸੜਕਾਂ ਦੇ ਨਾਲ-ਨਾਲ 
ਲਾਇਆ ਜਾਂਦਾ ਹੈ। ਜੰਗਲ ਵਿਚ ਇਹ ਛੋਟੇ-ਛੋਟੇ ਝੁੰਡਾਂ ਵਿਚ ਮਿਲਦਾ ਹੈ, ਪਰ ਅਜਿਹੇ 
ਬੁੰਡ ਇਹ ਨਹੀਂ ਦਰਸਾਉਂਦੇ ਕਿ ਇਹ ਭਾਰਤ ਦਾ ਆਪਣਾ ਹੀ ਰਖ ਹੈ। ਉਹ ਤਾਂ 
ਕੋਵਲ ਛੋਡ-ਛਡਾ ਦਿੱਤੇ ਗਏ ਅਤੇ ਉੱਜੜੇ ਹੋਏ ਪਿੰਡਾਂ ਦੇ ਸਥਾਨਾਂ ਦਾ ਹੀ ਪਤਾ ਦਿੰਦੇ 
ਹਨ। ਇਮਲੀ ਦਾ ਦਰੋਖ਼ਤ ਸਾਰੇ ਭਾਰਤ ਵਿੱਚ ਹੀ ਹੋ ਜਾਂਦਾ ਹੈ. ਪਰ ਉਹ ਪੋਜਾਬ ਅਤੇ 
ਮੁਲਕ ਦੇ ਹੋਰ ਉੱਤਰੀ ਹਿੱਸਿਆਂ ਵਿੱਚ ਫੋਲ ਅਤੇ ਫਲ ਨਹੀਂ ਦਿੰਦਾ। 

ਭਾਰਤ ਦੇ ਕੁਂਝ ਹਿੱਸਿਆਂ ਵਿਚ ਇਮਲੀ ਨੂੰ ਇੰਕ ਬਦ-ਸ਼ਗਨਾ ਰੁਖ ਸਮਝਿਆ 
ਜਾਂਦਾ ਹੈ ਅਤੇ ਲੋਕੀਂ ਇਸ ਬਾਰੇ ਕਈ ਵਹਿਮਾਂ-ਭਰਮਾਂ ਦਾ ਸ਼ਿਕਾਰ ਹਨ। ਆਖਿਆ ਜਾਂਦਾ 
ਹੈ ਕਿ ਇਸ ਰੁੱਖ ਵਿਚ ਬਦ-ਰੂਹਾਂ ਰਹਿੰਦੀਆਂ ਹਨ, ਜਿਹਨਾਂ ਬਾਰੇ ਵਿਸ਼ਵਾਸ ਕੀਤਾ ਜਾਂਦਾ 
ਹੈ ਕਿ ਜੋ ਵੀ ਆਦਮੀ ਇਸ ਰੌਖ ਦੀ ਛਾਂ ਹੇਠ ਜਾ ਕੇ ਸੈਂਦਾ ਹੈ, ਉਹ ਉਸ ਨੂੰ ਨੁਕਸਾਨ 
ਪਹੁੰਚਾਉਂਦੀਆਂ ਹਨ । ਸ਼ਾਇਦ ਇਮਲੀ ਦੇ ਪੰਤਿਆਂ ਵਿਚ ਤੇਜ਼ਾਬ ਹੋਣ ਕਰਕੇ, ਹੋਰ ਬਹੁਤ 
ਸਾਰੇ ਰੁਂਖ-ਬੂਟੇ, ਇਸ ਦੀ ਛਾਂ ਹੇਠ ਨਹੀਂ ਹੁੰਦੇ। ਇਸੇ ਗੋਲ ਨੇ ਇਸ ਰੋਖ ਦੀ ਛਾਂ ਹੇਠ 
ਸੋਣ ਦੇ ਖ਼ਤਰੇ ਬਾਰੇ ਆਮ ਧਾਰਨਾ ਪੈਦਾ ਕੀਤੀ ਹੋਵੇਗੀ। 

ਇਮਲੀ ਸੜਕਾਂ ਦੇ ਕੰਢੇ ਲਾਉਣ ਲਈ ਇਕ ਬਹੁਤ ਹੀ ਖ਼ੂਬਸੂਰਤ ਰੁੱਖ ਹੈ। ਸਾਰੇ 
ਹੀ ਮਦਰਾਸ ਰਾਜ ਵਿਚ, ਖ਼ਾਸ ਕਰਕੇ ਕੋਇੰਬਤੂਰ ਦੇ ਨੋੜੇ-ਤੇੜੇ, ਕਈ ਅਜਿਹੀਆਂ ਸੜਕਾਂ 
ਦੇ ਲੰਮੇ-ਲੰਸੇ ਟੋਟੇ ਵੇਖੋ ਜਾ ਸਕਦੇ ਹਨ, ਜਿਹਨਾਂ 'ਤੇ ਇਮਲੀ ਦੇ ਸੁੰਦਰ ਰੁੱਖ ਲੌਗੇ ਹੋਏ 
ਹਨ। ਇਸ ਦੀ ਲੌਕੜੀ ਬਹੁਤ ਕਰੜੀ ਹੁੰਦੀ ਹੈ ਅਤੇ ਉਸ ਦੀ ਘੜਾਈ-ਛਲਾਈ ਬਹੁਤ 
ਔਖੀ ਹੈ।ਇਸ ਲਈ ਉਹ ਸਿਰਫ਼ ਮੁਗਦਰ ਜਾਂ ਧਾਨ ਕੁਂਟਣ ਵਾਲੀ ਮੁੰਗਲੀਆਂ ਜਾਂ ਉਹਨਾਂ 


114 ਜਾਣੇ-ਪਛਾਣੇ ਰੁੱਖ 


ਵਰਗੀਆਂ ਹੀ ਹੋਰ ਵਸਤਾਂ ਬਣਾਉਣ ਲਈ ਵਰਤੀ ਜਾਂਦੀ ਹੈ। ਫਲ ਇੰਕ ਬਹੁਤ ਹੀ 
ਅਹਿਮ ਵਪਾਰਕ ਵਸਤ ਹੈ, ਦੇਸ਼ ਦੇ ਐਦਰ ਖਪਤ ਲਈ ਵੀ ਅਤੇ ਬਾਹਰਲੇ ਮੁਲਕਾਂ 
ਨੂੰ ਭੇਜਣ ਲਈ ਵੀ। ਫਲ ਦਾ ਗੁਦਾ ਬਹੁਤ ਤੇਜ਼ਾਬੀ ਹੁੰਦਾ ਹੈ ਅਤੇ ਭਾਰਤ ਵਿਚ ਕਈ 
ਕਿਸਮ ਦੀਆਂ ਕੜ੍ਹੀਆਂ ਆਦਿ ਬਣਾਉਣ ਲਈ ਇੱਕ ਮਨ-ਪਸੰਦ ਸਮੌਗਰੀ ਹੈ। ਥੁੜ੍ਹ 
ਦੇ ਸਮੇਂ, ਬੀਜ ਖਾਣ ਦੇ ਕੰਮ ਆਉਂਦੇ ਹਨ। ਪੀਹ ਕੇ ਚੂਰਨ ਬਣਾਏ ਬੀਜ ਅਤੇ ਉਹਨਾਂ 
ਨੂੰ ਗੂੰਦ ਨਾਲ ਉਬਾਲਣ 'ਤੇ ਇਕ ਗੂੰਦ ਜਿਹਾ ਬਣਦਾ ਹੈ. ਜਿਸ ਬਾਰੇ ਆਖਿਆ ਜਾਂਦਾ 
ਹੈ ਕਿ ਉਹ ਬਹੁਤ ਹੀ ਮਜ਼ਬੂਤ ਤੋ ਪੌਕਾ ਹੁੰਦਾ ਹੈ। ਰੌਖ ਦੇ ਕੁਝ ਹਿੱਸੇ, ਦਵਾ-ਦਰਮਲੀ 
ਦ੍ਰਿਸ਼ਟੀ ਤੋਂ ਬਹੁਤ ਹੀ ਤਾਕਤ ਬਖ਼ਸ਼ ਅਤੇ ਦਸਤ ਆਦਿ ਦੂਰ ਕਰਨ ਵਾਲੋਂ ਆਖੋ ਜਾਂਦੇ 
ਹਨ। 

ਆਪਣੀ ਭਰ ਜਵਾਨੀ ਦੀ ਉਮਰ ਵਿੱਚ. ਭਾਰਤ ਵਿਚ ਪਹੁੰਚਣ ਤੋਂ ਛੇਤੀ ਹੀ ਪਿਛੋਂ 
ਮੇਰੇ ਬਹੁਤ ਹੀ ਸਾਫ਼-ਸਪੋਸ਼ਟ ਅਨੁਭਵਾਂ ਵਿੱਚੋਂ ਇੰਕ ਦਾ ਸੰਬੰਧ ਇਮਲੀ ਦੇ ਗੁੱਦੇ ਨਾਲ 
ਹੈ। ਮੈਂ ਪਿੰਤਲ ਦੇ ਬਣੇ ਕੁੌਂਝ ਸੰਗੀਤ-ਸਾਜ਼ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਸਾਂ। 
ਮੈਂ ਆਪਣੇ ਇੱਕ ਦੋਸਤ ਨੂੰ ਪੁਛਿਆ ਕਿ ਸਾਜ਼ਾਂ ਨੂੰ ਕਿਵੇਂ ਸਾਫ਼ ਕੀਤਾ ਜਾਵੇ। ਉਹਨੇ ਮੈਨੂੰ 
ਸਲਾਹ ਦਿੱਤੀ ਕਿ ਮੈਂ ਆਪਣੇ ਰਸੋਈਏ ਨੂੰ ਇਮਲੀ ਦਾ ਗੁੱਦਾ ਦੇਣ ਲਈ ਆਖਾਂ, ਪਰ 
ਉਹਨੇ ਮੈਨੂੰ ਖ਼ਬਰਦਾਰ ਕੀਤਾ ਕਿ ਪਿੱਤਲ ਦੇ ਸਾਜ਼ਾਂ ਨੂੰ ਇਮਲੀ ਦੇ ਗੁਂਦੇ ਨਾਲ ਰਗੜਨ 
ਤੋਂ ਬਾਅਦ, ਮੈਂ ਉਹਨਾਂ ਨੂੰ ਪਾਣੀ ਨਾਲ ਖ਼ੂਬ ਚੰਗੀ ਤਰ੍ਹਾਂ ਧੋ ਕੋ ਸੁਕਾ ਲਵਾਂ । ਨਤੀਜਾ 
ਸਾਹਮਣੇ ਸੀ, ਪਿਤਲ ਦੇ ਸਾਜ਼ਾਂ ਤੇ ਚਮਕਦਾਰ ਪਾਲਿਸ਼ ਹੋ ਗਿਆ ਸੀ। ਉਹ ਲਿਸ਼-ਲਿਸ਼ 
ਕਰਨ ਲੌਂਗ ਪਏ ਸਨ। ਪਰ ਫਿਰ ਮੈ ਆਪਣੇ ਸਿੰਤਰ ਨੂੰ ਪੌਂਛਿਆ ਕਿ ਰਸੋਈਏ ਦਾ. ਪਾਲਿਸ਼ 
ਕਰਨ ਵਾਲੀਆਂ ਅਜਿਹੀਆਂ ਚੀਜ਼ਾਂ ਨਾਲ ਕੀ ਮਤਲਬ ? ਮੈਨੂੰ ਪਤਾ ਲੌਗਾ ਕਿ ਇਮਲੀ 
ਦਾ ਗੁਦਾ ਕੜ੍ਹੀ-ਸਾਲਨ ਆਦਿ 'ਚ ਵਰਤਿਆ ਜਾਂਦਾ ਹੈ ਅਤੇ ਮੈਂ ਮੂੰਹ ਦੀ ਸਫ਼ਾਈ' ਬਾਰੇ 
ਅਤੇ ਇਮਲੀ ਦੀ ਕੜ੍ਹੀ ਖਾਣ ਵਾਲੇ ਕਿਸੇ ਵੀ ਬੰਦੇ ਦੇ ਹਾਜ਼ਮੇ ਸੰਬੰਧੀ ਸੋਚ ਕੇ ਮਨ ਹੀ 
ਮਨ ਵਿਚ ਮੁਸਕਰਾ ਪਿਆ। ਇਸੇ ਸਮੇ' ਦੇ ਦੌਰਾਨ, ਮੈਨੂੰ ਇਮਲੀ ਦੇ ਫਲ ਦੀ ਬਣੀ ਕੜ੍ਹੀ 
ਚੰਗੀ ਲੌਂਗਣ ਲੌਗ ਪਈ ਸੀ। 

ਔਗੇ ਜੋ ਪੈਰਾ ਦਿੱਤਾ ਜਾ ਰਿਹਾ ਹੈ. ਉਹ 1658 ਵਿੱਚ ਪ੍ਰਕਾਸ਼ਿਤ ਹੋਈ ਜੈਕਬ 
ਬੋਨਟੀਅਸ ਦੀ ਜਾਵਾ ਦੇ ਪੋੜ-ਪੋਦਿਆਂ ਦੇ ਪ੍ਰਕਿਰਤਕ ਅਤੇ ਔਸ਼ਧੀ ਇਤਿਹਾਸ ਸੰਬੰਧੀ 
ਪੁਸਤਕ ਕਾਂਡ 6, ਸਫ਼ਾ 93 ਉੱਤੇ ਦਰਜ ਹੈ ਅਤੇ ਏਥੇ ਉਸਦਾ ਖੋਲ੍ਹਾ ਅਨੁਵਾਦ ਦਿੱਤਾ 
ਜਾ ਰਿਹਾ ਹੈ। ਜੈਕਬ ਇਮਲੀ ਦੇ ਲਾਭਾਂ ਵਿੱਚੋਂ ਇੱਕ ਬਾਰੇ ਲਿਖਦਾ ਹੈ : “ਮੈਂ ਇਸ ਗੌਲ 
ਬਾਰੇ ਐਵੇਂ ਚੌਪ ਨਹੀਂ ਰਹਿ ਸਕਦਾ ਕਿ ਅਸੀਂ ਚੀਨੀ ਅਤੇ ਇਮਲੀ ਤੋਂ ਆਪਣਾ ਰੋਜ਼ 
ਦਾ ਪੀਣ ਵਾਲਾ ਸ਼ਰਬਤ ਕਿਸ ਤਰੀਕੇ ਨਾਲ ਤਿਆਰ ਕਰਦੇ ਹਾਂ। ਇੱਕ ਭਾਂਡਾ, ਜੋ ਲੋਹ- 
ਪੌਟੀਆਂ ਨਾਲ ਚੰਗੀ ਤਰ੍ਹਾਂ ਕੌਸਿਆ ਹੋਇਆ ਹੁੰਦਾ ਹੈ. ਦਰਿਆ ਦੇ ਪਾਣੀ ਦੇ ਤੀਹ ਕੁ 
ਜੌਗ ਪਾ ਕੇ ਭਰ ਲਿਆ ਜਾਂਦਾ ਹੈ। ਉਸ ਵਿੱਚ ਜਾਵਾ ਦੀ ਦੋ ਕੁ ਪੇਡ ਕਾਲੀ ਚੀਨੀ, ਦੇ 
ਕੁ ਆਉਂਸ ਇਮਲੀ ਪਾ ਕੇ ਦੋ ਤਾਜ਼ੇ ਕੌਂਟੇ ਨਿੰਬੂ ਨਚੋੜ ਦਿੱਤੇ ਜਾਂਦੇ ਹਨ। ਇਹਨਾ ਸਾਰੀਆਂ 
ਚੀਜ਼ਾਂ ਨੂੰ ਖ਼ੂਬ ਚੰਗੀ ਤਰ੍ਹਾਂ ਫੇਹ-ਮਸਲ ਕੇ, ਮਿਲਾ ਲਿਆ ਜਾਂਦਾ ਹੈ ਅਤੇ ਫਿਰ ਭਾਂਡੇ ਨੂੰ, 
ਚੋਵੀ ਘੰਟੇ ਲਈ ਕਿਸੇ ਛਾਂਦਾਰ ਥਾਂ 'ਤੇ ਰੌਖ ਦਿੱਤਾ ਜਾਂਦਾ ਹੈ। ਇਹ ਬੜੀ ਅਲੋਕਾਰ 
ਗੌਲ ਹੈ ਕਿ ਇਹਨਾਂ ਚੀਜ਼ਾਂ ਦਾ ਆਪੋ-ਵਿਚ ਮਿਲ ਕੇ, ਕਿਵੇਂ ਖ਼ਮੀਰ ਉੱਠ ਜਾਂਦਾ ਹੈ ਅਤੇ 





ਚਿੱਤਰ 19. ਇਮਲੀ ਦਾ ਰੁੱਖ (ਟੈਮਾਰਿੰਡਸ ਇੰਡੀਕਾ ਲਿੰਨ) 


116 ਜਾਣ-ਪਛਾਣ ਰੁੱਖ 


ਉਹ ਵੀ ਔਗ ਤੋ' ਬਗੈਰ. ਬੁੜ੍ਹ-ਬੁੜ੍ਹ ਦੇ ਸ਼ੋਰ ਤੋਂ ਬਗੈਰ. ਜਿਸ ਤਰ੍ਹਾਂ ਕਿ ਹਾਲੈਂਡ ਵਿਚ 
ਬੀਅਰ ਦੇ ਵੱਡੇ ਵੱਡੇ ਕੁੰਡ ਕਰਦੇ ਹਨ। ਜੇ ਉਸ ਭਾਂਡੇ ਦੇ ਥੋਲੋ ਚੰਗੀ ਔਗ ਰੌਖ ਦਿਤੀ 
ਜਾਵੇ, ਤਾਂ ਭਾਂਡਾ ਉਬਲਣ ਲੌਗ ਪਏਗਾ ਅਤੇ ਸਾਰੀ ਮੈਲ-ਕੁਚੈਲ ਤੇ ਗੰਦ-ਮੋਦ ਉੱਪਰ 
ਸਤ੍ਰਾ 'ਤੇ ਆ ਜਾਵੇਗਾ। ਇਹ ਜਾਵਾ ਦੇ ਲੋਕਾਂ ਅਤੇ ਸਾਡੇ ਲੋਕਾਂ ਲਈ ਬੀਅਰ ਵਰਗੀ 
ਚੀਜ਼ ਹੀ ਹੈਦੀ ਹੈ. ਜਿਸ ਦਾ ਸੁਆਦ ਬਹੁਤ ਵਧੀਆ ਹੁੰਦਾ ਹੈ ਅਤੇ ਇਹ ਡੋਂਚ ਲੋਕਾਂ 
ਦੀ ਬੀਅਰ ਨਾਲੋਂ' ਕਿਸੇ ਤਰ੍ਹਾਂ ਵੀ ਘਟੀਆ ਨਹੀਂ ਹੁੰਦੀ. ਸਗੋਂ ਗਰਮ ਪੋਣ-ਪਾਣੀ ਵਿੱਚ 
ਕਿਤੇ ਵਧੇਰੇ ਤਾਕਤ-ਬਖ਼ਸ਼ ਹੁੰਦੀ ਹੈ ਅਤੇ ਸੋਚ ਪੁਛੋ ਤਾਂ ਜੇ ਮੈਨੂੰ ਇਹਨਾਂ ਦੋਵਾ ਵਿਚੋਂ 
ਕਿਸੇ ਇੰਕ ਦੀ ਚੋਣ ਕਰਨ ਲਈ ਆਖਿਆ ਜਾਵੇ, ਤਾਂ ਮੈਂ ਜਾਵਾ ਦੇ ਇਸ ਪੀਣ ਵਾਲੇ 
ਮਸਾਲੋਦਾਰ ਪਦਾਰਥ ਨਾਲ, ਵਧੇਰੇ ਪ੍ਰਸੰਨ ਹੋਵਾਂਗਾ . . . . . [” 


ਅੰਗਰੇਜ਼ੀ - ਟੀਕ ਟੀ, ਹਿੰਦੀ - ਸਾਗੂਨ, ਮਰਾਠੀ - ਸਾਗ. ਸਾਗਵਾਨ, ਬੰਗਾਲੀ - ਸਾਗੁਨਾ, 
ਤਾਮਿਲ - ਟੈਕੂ 


ਸਾਗਵਾਨ ਦਾ ਬਨਸੋਪਤ-ਵਿਗਿਆਨਕ ਨਾਂ 'ਟੈੱਕਟੋਨਾ' ਬੈਂਨਥਾਲ ਦੁਆਰਾ ਯੂਨਾਨੀ ਸ਼ਬਦ 
“ਟੈਂਕਟੋਨ" ਤੋਂ ਬਣਾਇਆ ਗਿਆ ਹੈ, ਜਿਸ ਦਾ ਅਰਥ ਹੈ'ਤਰਖਾਣ`। ਗਰੈਂਡਿਸ ਦਾ ਮਤਲਬ 
ਹੈ 'ਵੇਡਾ' ਜੋ ਇਸ ਰਖ ਦੇ ਆਕਾਰ ਵਲ ਸੰਕੇਤ ਕਰਦਾ ਹੈ। 


ਵੰਡ 

ਸਾਗਵਾਨ ਭਾਰਤੀ ਮੂਲ ਦਾ ਰੁੱਖ ਹੈ। ਇਹ ਰੁੱਖ ਬਰਮ੍ਰਾ ਅਤੇ ਪੁਰਬ ਵਲ ਜਾਵਾ ਤੌਕ 
ਹੁੰਦਾ ਹੈ। ਭਾਰਤ ਵਿਚ ਇਸ ਦੀ ਇੱਕ ਕੁਦਰਤੀ ਉੱਤਰੀ ਸੀਮਾ ਹੈ, ਰਾਜਸਥਾਨ ਵਿਚ 
ਅਰਾਵਲੀ ਪਰਬਤ ਤੋਂ, ਪੂਰਬ ਵਲ ਝਾਂਸੀ ਜ਼ਿਲ੍ਹੇ ਤੋਕ, ਅਤੇ ਫਿਰ ਦੌਖਣ-ਪੁੂਰਬ ਵਲ 
ਮਹਾਨਦੀ ਤੌਕ ਖਿੰਚੀ ਲਕੀਰ ਦੁਆਰਾ ਬਣੀ। ਇਹ ਰੁੱਖ ਸ੍ਰੀ ਲੰਕਾ ਵਿੰਚ ਪਹਿਲੀ ਵਾਰ 
1680 ਵਿਚ ਲਾਇਆ ਗਿਆ। ਸੋਰਾਸ਼ਟਰਾ ਦੇ ਗਿਰ ਵਣ ਵਿੱਚ, ਇਸ ਰੁੱਖ ਦੀ ਖੇਤੀ 
ਕਾਫ਼ੀ ਲੰਮੇ ਸਮੇਂ ਤੋਂ ਹੈਦੀ ਆ ਰਹੀ ਹੈ। ਬਰਮ੍ਹਾ ਸਭ ਤੋਂ ਵਧੀਆ ਕੁਆਲਿਟੀ ਦੇ ਸਾਗਵਾਨ 
ਦਾ ਘਰ ਹੈ। ਭਾਰਤ ਵਿਚ, ਉੱਤਰੀ ਕਨਾਰਾ ਅਤੇ ਡਾਂਗਾ ਵਣ ਬਹੁਤ ਵਧੀਆ ਕੁਆਲਿਟੀ 
ਦਾ ਸਾਗਵਾਨ ਪੈਦਾ ਕਰਦੇ ਹਨ। ਭਾਰਤ ਵਿਚ, ਸਾਗਵਾਨ ਦਾ ਰੁੱਖ ਸੜਕ ਕਿਨਾਰੇ ਦੇ 
ਰੁਖ ਵਜੋਂ ਕਦੇ-ਕਦਾਈਂ ਹੀ ਮਿਲਦਾ ਹੈ, ਪਰ ਇਹ ਬਹੁਤਾ ਪਸੰਦ ਨਹੀਂ ਕੀਤਾ ਜਾਂਦਾ, 
ਬਹੁਤਾ ਇਸ ਕਰਕੇ ਕਿ ਗਰਮੀ ਦੇ ਮਹੀਨਿਆਂ ਵਿੱਚ, ਜਦੋਂ ਰੁਖ ਪਤਰ-ਹੀਣ ਹੁੰਦਾ ਹੈ, 
ਤਾਂ ਉਸ ਦੀ ਦਿੱਖ ਨੰਗੀ ਤੇ ਜਾਂਗਲੀ ਜਿਹੀ ਜਾਪਦੀ ਹੈ। 


ਸ਼ਾਗਵਾਨ ਦਾ ਰੁੱਖ 777 


ਵਰਣਨ 

ਇਹ ਇੱਕ ਪੌਤਝੜੀ ਰੌਖ ਹੈ, ਜੋ ਬਹੁਤ ਵੱਡੇ ਆਕਾਰ ਦਾ ਹੋ ਜਾਂਦਾ ਹੈ। ਡਾਂਗਾ ਅਤੇ 
ਉੱਤਰੀ ਕਨਾਰਾ ਵਿੱਚ, ਮੈਂ ਅਕਸਰ 30 ਮੀਟਰ ਤੋਂ ਵਧ ਉੱਚੇ ਰੌਖ ਵੇਖੋ ਹਨ। ਭਾਰਤ 
ਦੋ ਹੋਰ ਹਿੱਸਿਆਂ ਅਤੇ ਬਰਮ੍ਹਾ ਤੋਂ ਪ੍ਰਾਪਤ ਰਿਕਾਰਡਾਂ ਵਿੱਚ. 60 ਮੀਟਰ ਜਾਂ ਉਸ ਤੋਂ ਵੀ 
ਉੱਚੇ ਦਰੌਖ਼ਤਾਂ ਦਾ ਜ਼ਿਕਰ ਹੈ। ਨਵੀਆਂ-ਨਿੱਕਲੀਆਂ ਸ਼ਾਖ਼ਾਂ ਚੁਕੋਰ. ਕੂਲੀਆਂ ਜਾਂ ਲੂੰਦਾਰ 
ਹੁੰਦੀਆਂ. ਹਨ। ਪੱਤੇ ਸ਼ਾਖ਼ਾਂ 'ਤੇ ਆਹਮਣੇ-ਸਾਹਮਣੇ ਨਿੱਕਲਦੇ ਹਨ. 30-60 ਸੈਂਟੀਮੀਟਰ 
ਲੰਮੇ ਅਤੇ 15-30 ਸੈਂਟੀਮੀਟਰ ਚੌੜੇ। ਛੋਟੀ ਉਮਰ ਦੇ ਪੋਦਿਆਂ ਵਿੱਚ. ਪੌਤੇ ਕਿਤੋ ਵੱਡੇ 
ਹੁੰਦੇ ਹਨ, ਇੰਕ ਛੋਟੀ ਛਤਰੀ ਦੇ ਆਕਾਰ ਦੇ। ਪੌਤੇ ਉਪਰਲੇ ਪਾਸਿਉ' ਖੁਰਦਰੇ ਪਰ 
ਲੂੰ-ਹੀਣ ਹੁੰਦੇ ਹਨ, ਹੇਠਲੀ ਪਾਸੇ ਤੋਂ ਉਹ ਲਾਲ-ਲਾਲ ਲੂੰਆਂ ਨਾਲ ਸੰਘਣੀ ਤਰ੍ਹਾਂ ਢੌਕੇ 
ਹੋਏ ਹੁੰਦੇ ਹਨ। ਫੁੱਲ, ਸ਼ਾਖ਼ਾਂ ਦੇ ਸਿਰਿਆਂ 'ਤੇ. ਬਹੁਤ ਵੱਡੀ ਗਿਣਤੀ ਵਿੱਚ. ਢਿੱਲੋ-ਢਿੱਲੇ 
ਗੁੌਂਛਿਆਂ ਵਿੱਚ ਲੱਗਦੇ ਹਨ। ਉਹ ਚਿੱਟੇ ਰੰਗ ਦੇ. ਕਾਫ਼ੀ ਛੋਟੇ-ਛੋਟੇ (ਲੌਂਗਭਗ 6 
ਮਿਲੀਮੀਟਰ ਆਕਾਰ ਦੇ) ਹੁੰਦੇ ਹਨ। ਫਲ ਲੌਂਗਭਗ 15 ਮਿਲੀਮੀਟਰ ਆਕਾਰ ਦਾ, 
ਮੁਸਾਮਦਾਰ ਹੁੰਦਾ ਹੈ, ਜੋ ਸਥਾਈ ਦਲ-ਪੁੰਜ ਵਿਚ ਲਿਪਟਿਆ ਹੋਇਆ ਹੁੰਦਾ ਹੈ । ਫੁਲ 
ਮੋਨਸੂਨ ਵਿੱਚ ਨਿਕਲਦੇ ਹਨ । ਫਲ ਸਿਆਲ ਵਿਚ ਪੋਕਦਾ ਹੈ। ਪਤੇ ਨਵੰਬਰ ਤੋਂ ਜਨਵਰੀ 
ਤੋਕ ਝੜਦੇ ਹਨ ਅਤੇ ਗਰਮੀ ਦਾ ਸਾਰਾ ਮੋਸਮ ਰੁੱਖ ਪੌਤਰ-ਹੀਣ ਰਹਿੰਦਾ ਹੈ। ਨਵੇਂ ਪੌਤੇ 
ਫਲਾਂ ਦੇ ਨਾਲ ਹੀ ਫੋਂਟਦੇ ਹਨ। ਮੋਨਸੂਨ ਦੇ ਮਹੀਨਿਆਂ ਵਿੱਚ ਸਾਗਵਾਨ ਦਾ ਰੌਂਖ ਬਹੁਤ 
ਹੀ ਉੱਘਾ ਤੇ ਛਬ-ਸ਼ਾਨ ਵਾਲਾ ਜਾਪਦਾ ਹੈ, ਚਿੱਟੇ-ਚਿਂਟੇ ਫੁੱਲਾਂ ਦੇ ਵੱਡੇ-ਵੱਡੇ ਗੁਂਛਿਆਂ 
ਕਰਕੇ । ਪੋਤੇ ਝੜਨ ਤੋਂ ਇਕਦਮ ਪਹਿਲਾਂ. ਸਾਗਵਾਨ ਦਾ ਰੌਂਖ ਖਰਵਾ ਤੇ ਜਾਂਗਲੀ ਜਿਹਾ 
ਜਾਪਦਾ ਹੈ। 

ਵਰਤੋ 

ਸਾਗਵਾਨ ਦੀ ਖੇਤੀ ਇਸ ਦੀ ਲੱਕੜੀ ਲਈ ਕੀਤੀ ਜਾਂਦੀ ਹੈ। "ਸਾਗਵਾਨ ਭਾਰਤ ਦਾ. 
ਇਮਾਰਤੀ ਲੱਕੜੀ ਵਾਲਾ ਸੋਭ ਤੋਂ ਅਹਿਮ ਰੋਂਖ ਹੈ। ਸਮੁੰਦਰੀ ਜਹਾਜ਼-ਸਾਜ਼ੀ ਲਈ. ਇਸ 
ਦੀ ਲੱਕੜੀ ਉੱਚ-ਕੋਟੀ ਦੀ ਮੌਨੀ ਗਈ ਹੈ ਅਤੇ ਇਸ ਪੌਖੋਂ ਇਹ ਸੰਸਾਰ ਭਰ ਵਿੱਚ ਪ੍ਰਸਿੱਧ 
ਹੈ। ਮਕਾਨ-ਉਸਾਰੀ ਵਿਚ ਵੀ ਇਸ ਦੀ ਵਰਤੋਂ ਵਿਸ਼ਾਲ ਪੈਮਾਨੇ 'ਤੇ ਕੀਤੀ ਜਾਂਦੀ ਹੈ। 
ਪੁਲ ਅਤੇ ਜਹਾਜ਼-ਘਾਟ ਉਸਾਰੀ, ਬੋਲੀਆਂ-ਪੁਸ਼ਤੇ, ਮੇਜ਼-ਕੁਰਸੀਆਂ ਅਤੇ ਅਲਮਾਰੀਆਂ 
ਆਦਿ ਬਣਾਉਣ. ਰੋਲ ਦੇ ਡੌਬੇ ਤੇ ਵੈਗਨ, ਉੱਕਰਾਈ ਤੇ ਅਸਲ੍ਹਾ-ਖ਼ਾਨੇ ਦੇ ਕੰਮ, ਪੰਹੀਆਂ 
ਦੀਆਂ ਛੜਾਂ-ਅੜਾਂ ਅਤੇ ਲੜ੍ਹਾਂ ਬਣਾਉਣ, ਆਮ ਤਰਖਾਣੇਂ ਕੰਮ ਅਤੇ ਅਨੌਕਾਂ ਹੋਰ 
ਮਨੌਰਥਾਂ ਲਈ, ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ।” (ਟਰੁਂਪ ਸਿਲਵ, ਇੰਡੀਆ. ਟੀ 
ਆਰ. 2 : 698, 1921) ਸਾਗਵਾਨ ਆਪਣੀ ਪਾਇਦਾਰੀ ਲਈ. ਨਿਆਈਂ ਤੌਰ 'ਤੇ ਪ੍ਰਸਿੱਧ 
ਹੈ। ਮਹਾਰਾਸ਼ਟਰ ਵਿੱਚ ਲੋਨਾਵਲਾ ਦੇ ਨੌੜੇ ਕਾਰਲਾ ਗ਼ਾਰਾਂ ਚ. ਮੁਖ ਗੁਫ਼ਾ ਦੀ ਛੋਤ 'ਤੇ 
ਕੁੱਝ ਅਜਿਹੀਆਂ ਸ਼ਤੀਰੀਆਂ ਤੇ ਕੜੀਆਂ ਪਈਆਂ ਹੋਈਆਂ ਹਨ, ਜੋ ਦੋ ਹਜ਼ਾਰ ਸਾਲ 
ਤੋਂ ਵੀ ਵੱਧ ਪੁਰਾਣੀਆਂ ਹਨ ਅਤੇ ਹੁਣ ਤੌਂਕ ਵੀ, ਹਰ ਲਿਹਾਜ਼ ਨਾਲ ਠੀਕ-ਠਾਕ ਹਨ । 
ਸਾਗਵਾਨ ਦੀ ਲੱਕੜੀ ਨੂੰ, ਬਹੁਤ ਜ਼ਿਆਦਾ ਮਿਕਦਾਰ ਵਿਚ ਲੋਸਦਾਰ ਜਾਂ ਰਾਲਦਾਰ 
ਪਦਾਰਥ ਨਾਲ ਕੁੱਝ ਇਸ ਤਰ੍ਹਾਂ ਵਾਂਗਿਆ-ਭਰਿਆ ਜਾਂਦਾ ਹੈ, ਜਿਸ ਨਾਲ ਲੌਕੜੀ ਦਾ 


੭) 
4 
” 


ਪੱ 
ਵਡ" 
੍ 


ਨ 


ਿ 
ਵਾ ਪਿ ੧. 
੧. ੧ 
੯ 
੧ ਹੂ | ਪਾ 
7770 7 





ਪਹਾੜੀ ਪਿੱਪਲ 179 


ਹਰੇਕ ਛੇਕ ਜਾਂ ਮੁਸਾਮ ਪੂਰੀ ਤਜ਼੍ਹਾਂ ਬਦ ਹੋ ਜਾਂਦਾ ਹੈ, ਜਿਸ ਕਾਰਨ ਉਸ 'ਤੇ ਪਾਣੀ ਦਾ 
ਅਸਰ ਨਹੀਂ ਹੁੰਦਾ ਅਤੇ ਨਾਲ ਹੀ ਇਸ ਉੱਤੇ ਸਿਉਂਕ ਦਾ ਹੌਲਾ ਵੀ ਨਹੀਂ ਹੈਦਾ। 


ਖੇਤੀ 

ਖੋਤੀ ਲਈ ਬੀਜ ਕਿਆਰੀਆਂ ਵਿੱਚ ਬੀਜੋ । ਜ਼ਮੀਨ ਚੰਗੀ ਹੋਵੇ ਅਤੇ ਉਸ ਵਿਚ ਜਲ- 
ਨਿਕਾਸ ਦਾ ਪ੍ਰਬੋਧ ਵੀ ਚੰਗਾ ਹੋਵੇ। ਸਾਲ ਬਾਅਦ, ਮੋਨਸੂਨ ਦੇ ਸ਼ੁਰੂ 'ਚ, ਪਨੀਰੀ ਪੁਟ 
ਕੇ ਠੀਕ ਥਾਂ 'ਤੇ ਲਾ ਦਿਉ। ਪੋਦੇ ਖੁਲ੍ਹੀ ਥਾਂ 'ਤੇ ਲਾਉਣੇ ਚਾਹੀਦੇ ਹਨ, ਕਿਉਂਕਿ ਉਹ 
ਛਾਂ ਵਿੱਚ ਨਹੀਂ ਹੁੰਦੇ। ਨਿੱਜੀ ਜ਼ਮੀਨਾਂ ਵਿਚ ਇਸ ਰੁਖ ਦੀ ਖੇਤੀ ਵਿੱਚ ਉਸ ਕਾਨੂੰਨ ਕਰਕੋ 
ਕਾਫ਼ੀ ਰੁਕਾਵਟ ਪੈਂਦੀ ਰਹੀ ਹੈ, ਜਿਸ ਦੇ ਤਹਿਤ ਨਿੱਜੀ ਮਾਲਕਾਂ ਦੀਆਂ ਆਪਣੀਆਂ 
ਜ਼ਮੀਨਾਂ 'ਤੇ ਉਗਾਏ ਰੁੱਖਾਂ ਨੂੰ ਵੀ. 'ਸਰਕਾਰੀ ਸੰਪਤੀ' ਬਣਾ ਦਿੱਤਾ ਗਿਆ ਹੈ। 


38. ਪਹਾੜੀ ਪਿੱਪਲ 


ਥੈੱਸਪੇਸ਼ੀਆ ਪੋਪਲਨੀਂ ਸੋਲੈਂਡ 
(ਭਲ : ਮਾਲਵੇਸੀ) 


ਇਹ ਸਾਡੇ ਦੇਸ਼ ਦੇ ਮੂਲ ਰੁੱਖਾਂ ਚੋ ਇਕ ਬਹੁਤ ਹੀ ਵਧੀਆ ਰੁੱਖ ਹੈ। ਇਹ ਕੋਂਕਨ ਤੋਂ 
ਦੌਖਣ ਵਲ ਨੂੰ. ਸਮੁੰਦਰੀ ਸਾਹਿਲ ਦੇ ਨਾਲ-ਨਾਲ ਧੁਰ ਬਰਮ੍ਹਾ ਤੌਕ ਅਤੇ ਸ਼ਾਂਤ 
ਮਹਾਸਾਗਰ ਦੇ ਜਜ਼ੀਰਿਆਂ ਅਤੇ ਪਛਮ ਵਲ ਪੁਰਬੀ ਅਫ਼ਰੀਕਾ ਤੌਕ, ਜੰਗਲੀ ਰੂਪ ਵਿੱਚ 
ਹੁੰਦਾ ਹੈ। ਹਿੰਦੀ ਅਤੇ ਹੋਰ ਭਾਸ਼ਾਵਾਂ ਵਿੱਚ, ਇਹ ਰੁੱਖ 'ਭੇਂਡੀ` ਦੇ ਨਾਂ ਨਾਲ ਪ੍ਰਸਿੱਧ ਹੈ। 
ਅੰਗਰੇਜ਼ੀ ਵਿਚ, ਇਸ ਦੇ ਕਈ ਨਾਂ ਪ੍ਰਚੌਲਤ ਹਨ, ਜਿਵੇਂ ਕਿ 'ਪੋਰਸ਼ੀਆ ਟੀ' 'ਭੇਂਡੀ ਟੀ' 
'ਟੂਲਿਪ ਟ੍ਰੀ' ਜਾਂ 'ਅਬਰੇਲਾ ਟੀ। ਵਿਗਿਅੰਨਕ ਨਾਂ ਥੈਂਸਪੇਸ਼ੀਆ` ਯੂਨਾਨੀ ਮੂਲ ਦਾ ਹੈ, 
ਜਿਸ ਦਾ ਅਰਥ ਹੈ -- 'ਦੈਵੀ'। ਇਹ ਇਸ ਤੌਥ ਵਲ ਸੰਕੇਤ ਕਰਦਾ ਹੈ ਕਿ ਇਸ ਰੌਂਖ 
ਨੂੰ ਸੋਭ ਤੋਂ ਪਹਿਲਾਂ ਕੈਂਪਟਨ ਕੋਂਕ ਨੇ ਤਾਹੀਟੀ 'ਚ ਮੌਦਰਾਂ ਦੇ ਨੋੜੋ-ਤੇੜੇ ਤੌਕਿਆ ਸੀ 
'ਪੋਪਲਨੀਅ' ਦਾ ਅਰਥ ਹੈ -- 'ਪੋਪਲਰ-ਨੁਮਾ' ਅਤੇ ਉਹ ਪੌਤਿਆਂ ਦੀ ਸ਼ਕਲ ਵਲ 
ਇਸ਼ਾਰਾ ਕਰਦਾ ਹੈ, ਜੋ ਯੂਰਪੀ ਪੋਪਲਰ ਦੇ ਪੌਤਿਆਂ ਵਰਗੇ ਹੁੰਦੇ ਹਨ। 


ਵਰਣਨ 


ਇਹ ਛੋਟੇ ਤੋਂ ਦਰਮਿਆਨੇ ਆਕਾਰ ਦਾ ਰੁੱਖ ਹੁੰਦਾ ਹੈ। ਇਸ ਦਾ ਤਣਾ ਸਿੱਧਾ ਤੇ ਭੂਸਲੋ 
ਰੰਗ ਦਾ ਹੁੰਦਾ ਹੈ। ਸ਼ਾਖ਼ਾਂ ਬਹੁਤ ਨੋੜੋ-ਨੋੜੇ ਨਿਕਲਦੀਆਂ ਹਨ ਅਤੇ ਬੜਾ ਸੰਘਣਾ ਛਤਰ 
ਬਣਾਉਂਦੀਆਂ ਹਨ। ਸ਼ਾਇਦ ਏਸੇ ਲਈ ਔਗਰੇਜ਼ੀ ਵਿਚ ਇਸ ਰੌਂਖ ਦਾ ਨਾਂ 'ਅੰਬਰੇਲਾ 
ਟੀ' (ਛਤਰੀ-ਰੋਂਖ) ਪਿਆ ਹੈ। ਪੌਤੇ ਮੋਟੇ ਤੌਰ 'ਤੇ. ਦਿਲ ਦੀ ਸ਼ਕਲ ਦੇ ਹੁੰਦੇ ਹਨ, ਕੁਝ 
ਕੁਝ ਸਖ਼ਤ, 7-14 ਸੈਂਟੀਮੀਟਰ ਲੰਮੇ ਅਤੇ ਉਹ ਸ਼ਾਖ਼ਾਂ ਦੇ ਦੋਵਾਂ ਪਾਸਿਆਂ 'ਤੇ. ਔਂਗੇ- 
ਪਿੰਛੇ ਨਿਕਲਦੇ ਹਨ । ਪਤੇ ਦਾ ਸਿਰਾ ਪਤਲਾ ਹੁੰਦਾ ਹੁੰਦਾ ਤਿੱਖੀ ਨੋਕ ਜਿਹੀ ਬਣ ਜਾਂਦਾ 
ਹੈ ਅਤੇ ਪੌਤਾ ਬਹੁਤ ਹੌਦ ਤੌਕ, ਪਿੰਪਲ ਦੇ ਪੌਤੇ ਵਰਗਾ ਹੀ ਹੁੰਦਾ ਹੈ. ਭਾਵੇ' ਕਿ 'ਪੁਛ' 


120 ਜਾਣੇ-ਪਛਾਣੇ ਰੁੱਖ 


ਓਨੀ ਸਾਫ਼ ਨਹੀਂ ਹੁੰਦੀ. ਜਿੰਨੀ ਕਿ ਪਿੱਪਲ ਦੇ ਪੋਤੇ ਦੀ। ਇਸੇ ਲਈ ਇਸਨੂੰ ਪਹਾੜੀ 
'ਪਿਪਲ` ਆਖਿਆ ਜਾਂਦਾ ਹੈ। ਪਹਾੜੀ ਪਿਪਲ ਜਾਂ 'ਤੇਂਡੀ' ਇੰਕ ਸਦਾ-ਬਹਾਰ ਰੋਂਖ ਹੈ। 
ਪਤੇ ਝੜਦੇ ਜ਼ਰੂਰ ਹਨ, ਪਰ ਉਹ ਸਾਰੇ ਇੱਕੋ ਵਾਰ ਹੀ ਨਹੀਂ ਝੜ ਜਾਂਦੇ। ਫ਼ਰਵਰੀ ਦੇ 
ਆਸ-ਪਾਸ ਜ਼ਿਆਦਾਤਰ ਪੌਤੇ ਪੀਲੋ-ਜਿਹੇ ਹੋ ਜਾਂਦੇ ਹਨ ਅਤੇ ਹੌਲੀ-ਹੌਲੀ ਝੜ ਜਾਂਦੇ 
ਹਨ। ਫੁਲ ਬੜੇ ਸ਼ਾਨਦਾਰ ਹੁੰਦੇ ਹਨ, 7-9੪ ਸੈਂਟੀਮੀਟਰ ਆਕਾਰ ਦੇ । ਉਹ ਸ਼ੋਖ਼ ਜ਼ਰਦ 
ਰੰਗ ਦੇ ਹੁੰਦੇ ਹਨ, ਅੰਦਰਲੇ ਪਾਸੇ, ਮੁੰਢ 'ਤੇ ਇੱਕ ਰੰਗ ਦੀ 'ਅਖ' ਜਿਹੀ ਹੁੰਦੀ ਹੈ। ਜਿਉ' 
ਹੀ ਫੋਲ ਪੁਰਾਣੇ ਹੁੰਦੇ ਹਨ, ਉਹਨਾਂ ਦਾ ਰੰਗ ਇੱਟ ਵਰਗਾ ਲਾਲ ਜਾਂ ਗੁਲਾਬੀ ਜਿਹਾ 
ਹੋ ਜਾਂਦਾ ਹੈ। ਦਲ-ਪੁੰਜ, ਸ਼ਕਲ ਵਿਚ ਪਿਆਲਾ-ਨੁਮਾ ਹੁੰਦਾ ਹੈ, ਹਰੇ ਰੰਗ ਦਾ. ਸਖ਼ਤ। 
ਮੁਢ ਗੂੜ੍ਹਾ ਜਾਮਣੀ ਜਾਂ ਵੈਂਗਣੀ ਹੁੰਦਾ ਹੈ। ਪੈਖੜੀਆਂ ਦੇ ਕਿਨਾਰੇ ਚੰਗੇ ਦੰਦੇਦਾਰ ਜਾਂ 
ਚੋਣਦਾਰ ਹੁੰਦੇ ਹਨ, ਪੈਕੇਸਰ ਸਾਰੇ ਆਪੋ-ਵਿਚ ਜੁੜੇ ਹੋਏ ਅਤੇ ਇੰਕ ਲੰਮੀ ਨਲੀ ਜਿਹੇ 
ਬਣੇ ਹੁੰਦੇ ਹਨ। ਇਸ ਨਲੀ ਵਿਚੋ' ਦੀ ਇੱਕ ਰਜ-ਤਾਰ ਨਿਕਲਦੀ ਹੈ, ਜੋ ਪੰਜ ਸ਼ਾਖ਼ਾਂ 
ਜਾਂ ਔਖ-ਬਿੰਦੂਆਂ ਵਿਚ ਪਾਟ ਜਾਂਦੀ ਹੈ। ਫਲ ਗੋਲ-ਜਿਹਾ ਹੁੰਦਾ ਹੈ, ਜੋ ਦਲ-ਪੁੰਜ ਦੇ 
ਪਿਆਲੇ ਵਿਚ ਟਿਕਿਆ ਹੁੰਦਾ ਹੈ। ਪਹਿਲਾਂ-ਪਹਿਲਾਂ ਫਲ ਹਰੇ ਰੰਗ ਦਾ ਹੁੰਦਾ ਹੈ ਅਤੇ 
ਹੌਲੀ-ਹੌਲੀ ਉਹ ਭੂਰਾ ਅਤੇ ਅਖ਼ੀਰ ਵਿਚ ਫ੍ਰਾਲਾ ਹੋ ਜਾਂਦਾ ਹੈ। ਹਰ ਇੰਕ ਫਲ ਵਿਚ 
ਕਈ ਬੀਜ ਹੁੰਦੇ ਹਨ, ਕੁਲ ਮਿਲਾ ਕੇ 6-15, ਜੋ ਆਂਡੇ ਦੀ ਸ਼ਕਲ ਦੇ ਹੁੰਦੇ ਹਨ ਅਤੇ 
ਉਹਨਾਂ 'ਤੋ ਨਰਮ-ਨਰਮ ਰੋਮ ਹੁੰਦੇ ਹਨ। 


ਫੁਂਲ-ਫੁਲਾਕਾ 


ਉੱਜ ਤਾਂ ਰੁੱਖ ਨੂੰ ਸਾਰਾ ਸਾਲ ਹੀ ਫੁਂ ਲ-ਫੁਲਾਕਾ ਪੈਂਦਾ ਰਹਿੰਦਾ ਹੈ, ਪਰ ਠੰਡ ਦੇ ਮੋਸਮ 
ਵਿੱਚ. ਫੋਲ ਖ਼ਾਸ ਤੋਰ 'ਤੇ ਵਧੇਰੇ ਪੈਂਦੇ ਹਨ। 


ਬਾਗਬਾਨੀ 

ਭਾਵੇਂ ਇਹ ਰੁੱਖ ਸਾਹਿਲੀ ਇਲਾਕਿਆਂ ਦਾ ਆਪਣਾ ਮੂਲ ਰੁਖ ਹੈ, ਪਰ ਇਹ ਹੋਰ 
ਖੇਤਰਾਂ ਵਿੱਚ ਵੀ ਕਾਫ਼ੀ ਚੰਗਾ ਹੋ ਜਾਂਦਾ ਹੈ। ਇਸੇ ਕਰਕੇ ਇਹ ਰੁਂਖ ਅਕਸਰ ਗਲੀਆਂ 
ਅਤੇ ਸੜਕਾਂ ਦੇ ਕਿਨਾਰੇ ਅਤੇ ਬਾਗਾਂ ਵਿੱਚ ਵੀ ਲਾਇਆ ਜਾਂਦਾ ਹੈ। ਇਹ ਇੰਕ ਕੀਮਤੀ 
ਰੁਖ ਹੈ, ਛਾਂ ਅਤੇ ਸਜਾਵਟ-ਦੋਵਾਂ ਦੇ ਪੱਖ ਤੋਂ।ਜਿੱਥੋਂ ਤੱਕ ਭੂਮੀ ਦਾ ਸੰਬੰਧ ਹੈ, ਇਹ ਹਲਕੀ,, 
ਪੋਲੀ ਜ਼ਮੀਨ ਵਿਚ ਸੋਂਭ ਤੋਂ ਵਧੀਆ ਹੁੰਦਾ ਹੈ। ਇਹੀ ਵਜ੍ਹਾ ਹੈ ਕਿ ਇਹ ਰੋਤਲੇ ਸਾਹਿਲਾਂ 
ਦੇ ਨਾਲ-ਨਾਲ ਏਨਾ ਵਧੀਆ ਹੁੰਦਾ ਹੈ। ਇਹ ਬਹੁਤ ਛੇਤੀ ਵਧਣ ਵਾਲਾ ਜ਼ੁਂਖ ਹੈ। ਇਹ 
ਬੀਅ ਬੀਜ ਕੇ ਜਾਂ ਕਲਮਾਂ ਲਾ ਕੇ ਉਗਾਇਆ ਜਾ ਸਕਦਾ ਹੈ, ਪਰ ਆਮ ਤੌਰ 'ਤੇ ਛੋਟੀਆਂ- 
ਛੋਟੀਆਂ ਕਲਮਾਂ ਤੋਂ ਵਧੀਆ ਸਿੱਟੇ ਪ੍ਰਾਪਤ ਕੀਤੇ ਜਾ ਸਕਦੇ ਹਨ, ਕਿਉਂਕਿ ਵੌਡੀਆਂ 
ਕਲਮਾਂ ਦੇ ਖ਼ਰਾਬ ਹੋ ਜਾਣ ਦਾ ਵਧੇਰੇ ਡਰ ਰਹਿੰਦਾ ਹੈ। 


ਆਰਥਿਕ ਲਾਭੁ 


ਇਸ ਦੀ ਲੌਕੜੀ ਚੰਗੇ ਮੇਲ ਦੀ ਹੁੰਦੀ ਹੈ। ਇਹ ਮਜ਼ਬੂਤ ਤੇ ਚੰਗੀ ਦਾਣੋਦਾਰ ਹੁੰਦੀ ਹੈ। 
ਇਸ 'ਤੇ ਪਾਣੀ ਦਾ ਅਸਰ ਨਹੀਂ ਹੁੰਦਾ। ਇਹੀ ਵਜ਼੍ਹਾ ਹੈ ਕਿ ਅਕਸਰ ਇਸ ਦੀ ਵਰਤੋਂ, 


ਪਹਾੜੀ ਪਿੱਪਲ 127 


ਘਰੇਲੂ ਸੰਦ-ਔਜ਼ਾਰ ਤੇ ਚੀਜ਼ਾਂ, ਜਿਵੇਂ ਕਿ ਗੱਡੋ-ਗੱਡੀਆਂ ਦੇ ਪੋਹੀਏ, ਬਕਸੇ ਤੇ ਸੰਦੂਕ 
ਆਦਿ ਅਤੇ ਬੇੜੀਆਂ ਬਣਾਉਣ ਲਈ ਕੀਤੀ ਜਾਂਦੀ ਹੈ । ਛਿੱਲ ਤੋਂ ਵਧੀਆ ਰੇਸ਼ਾ ਤਿਆਰ 
ਹੁੰਦਾ ਹੈ, ਜੋ ਕਿ ਭਾਰਤ ਵਿੱਚ. ਵਪਾਰਕ ਤੌਰ 'ਤੇ ਘੋਟ ਹੀ ਵਰਤਿਆ ਜਾਂਦਾ ਹੈ। ਦੁਨੀਆ 
ਦੇ ਹੋਰ ਹੋਰ ਹਿੱਸਿਆਂ ਵਿੱਚ. ਇਹ ਰੇਸ਼ਾ ਬੋਰੇ-ਬੋਰੀਆਂ ਆਦਿ ਬਣਾਉਣ ਜਾਂ ਮਜ਼ਬੂਤ 
ਰੋਸੇ-ਰੌਸੀਆਂ ਤਿਆਰ ਕਰਨ ਲਈ ਉਸੇ ਤਰ੍ਹਾਂ ਹੀ ਵਰਤਿਆ ਜਾਂਦਾ ਹੈ, ਜਿਵੇ' ਕਿ ਅਸੀਂ 
ਪਟਸਨ ਦੇ ਰੋਸੇ ਵਰਤਦੇ ਹਾਂ । ਦਰੌਖ਼ਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ, ਪਰ ਤਣੇ ਸ਼ਾਖ਼ਾਂ 
ਦੀ ਛਿੱਲ ਵਿਚ. ਕਾਫ਼ੀ ਮਿਕਦਾਰ ਵਿੱਚ ਟੈਨਿਨ (ਚਮੜਾ-ਸੋਧਕ) ਅਤੇ ਇੰਕ ਵਧੀਆ 
ਲਾਲ ਰੰਗ ਕਰਨ ਵਾਲਾ ਪਦਾਰਥ ਹੁੰਦਾ ਹੈ। ਪਰ ਇਸ ਦੇਸ਼ ਵਿੱਚ, ਇਹਨਾਂ ਚੀਜ਼ਾਂ ਵਿਚੋਂ 
ਕਿਸੇ ਦੀ ਵੀ. ਵਪਾਰਕ ਤੌਰ 'ਤੇ ਵਰਤੋਂ ਨਹੀਂ ਕੀਤੀ ਜਾ ਰਹੀ। 


ਅਔਸ਼ਧੀ-ਗੁਣ 
ਫਲਾਂ, ਪੌਤਿਆ ਅਤੇ ਜੜ੍ਹਾਂ ਦੀ ਇੰਕ ਲੇਵੀ-ਜਿਹੀ ਤਿਆਰ ਕੀਤੀ ਜਾਂਦੀ ਹੈ, ਜੋ ਕਈ 
ਵਾਰ. ਕਈ ਤੜ੍ਹਾਂ ਦੇ ਚਮੜੀ-ਰੋਗਾਂ ਦੇ ਇਲਾਜ ਲਈ ਵਰਤੀ ਜਾਂਦੀ ਹੈ, ਭਾਵੇਂ ਕਿ ਅਜਿਹੇ 
ਇਲਾਜ ਦੀ ਅਹਿਮੀਅਤ ਬਾਰੇ ਕਾਫ਼ੀ ਸ਼ੌਕਾ ਹੈ। ਇਸ ਦੀ ਛਿੱਲ ਕਸੈਲੀ ਤੇ ਕਬਜ਼ ਕਰਨ 
ਵਾਲੀ ਹੁੰਦੀ ਹੈ ਅਤੇ ਦਸਤਾਂ ਤੇ ਅਜਿਹੇ ਹੋਰ ਰੋਗਾਂ ਦੀ ਹਾਲਤ ਵਿੱਚ. ਉਸ ਦੀ ਵਰਤੋਂ' 
ਕੀਤੀ ਜਾਂਦੀ ਹੈ। 

ਸੜਕਾਂ-ਕੰਢੇ ਲਾਉਣ ਵਾਲੇ ਰਖ ਵਜੋਂ. ਇਸ ਦੀ ਅਹਿਮੀਅਤ ਵਿੱਚ ਕੋਈ 
ਸੰਦੇਹ ਨਹੀਂ। ਇਹੀ ਕਾਰਨ ਹੈ ਕਿ ਸੰਸਾਰ ਦੇ ਜ਼ਿਆਦਾਤਰ ਤਪਤ-ਖੰਡੀ ਦੇਸ਼ਾਂ ਵਿੱਚ, 
ਇਹ ਇਸ ਮਨੋਰਥ ਲਈ ਲਾਇਆ ਜਾਣ ਲੌਗ ਪਿਆ ਹੈ। 


39. ਤੁਣ ਦਾ ਰੁੱਖ 


ਟੂਨਾ ਸਿਲੀਆਟਾ ਰੋਇਮ 
(ਕੁਲ : ਮੇਲੀਏਸੀ) 


ਅੰਗਰੇਜ਼ੀ - ਟੂਨ, ਇੰਡੀਅਨ ਮਾਹੋਗਨੀ, ਮੋਲਮੀਨ ਸੇਡਾਰ, ਹਿੰਦੀ - ਤੁਨ, ਤੁਨ-ਕਾ-ਝਾੜ, 
ਬੰਗਾਲੀ - ਤੁਨ, ਮਰਾਠੀ - ਤੁਨ, ਕੁਨੰਤ, ਨੀਮ, ਤਾਮਿਲ - ਤੁਨ-ਮਰਮ, ਤੋਲਗੂ - ਨੰਦੀ 


'ਟੂਨਾ' ਭਾਰਤੀ ਨਾਂ ਤੁਣ ਜਾਂ ਤੁਨ ਦਾ ਲਾਤੀਨੀਗਕ੍ਰਿਤ ਨਾਂ ਹੈ। ਸਿਲੀਆਟਾ - 'ਸਿਲੀਆ' 
ਭਾਵ ਦਲ-ਪੌਜ ਅਤੇ ਪੁਸ਼ਪ-ਪੁੰਜ ਦੇ ਸਿਰਿਆਂ ਉਤਲੋ ਮਜ਼ਬੂਤ ਵਾਲਾਂ ਵਲ ਸੰਕੇਤ ਹੈ। 
ਸਾਡੇ ਪੇੜ-ਪੋਦਿਆਂ ਦੇ ਬਹੁਤ ਸਾਰੇ ਸਾਹਿਤ ਵਿਚ. ਇਹ ਰੁੱਖ “ਸੈਡਰੇਲਾ ਟੂਨਾ” ਦੇ ਨਾਂ 
ਹੇਠ ਆਉਂਦਾ ਹੈ, ਪਰ ਰੋਇਮਰ ਨੇ, 1846 ਵਿਚ ਇਹ ਸਪੌਸ਼ਟ ਕੀਤਾ ਸੀ ਕਿ ਅਸਲੀ 
ਸੈਡਰੋਲਾ ਰੁੱਖ ਨਿਰੋਲ ਅਮਰੀਕੀ ਹਨ। ਸਾਡੇ ਪੁਰਾਣੇ ਸੰਸਾਰ ਦੇ ਰੁਂਖ 'ਟੂਨਾ' ਦੇ ਅਧੀਨ 
ਰੌਖੇ ਗਏ ਹਨ। 


ਵਿ । 
੧) 











1 


ਲਾ 


ਸੰ ਕਪ 
/ ਰਾ ਨ, ੧੨ 
, ” 
“ਵਿ 4 ਕੱ ਇੱ = ਆ 
੨੨ ਨ 








ਨ 
"ਆ 


ਆ ਰੱ] ਜਸ 
#) 
੭ 
ਵਾ | 
ਹਾ ਰਾ 
੭ ਨ 


ਹਾ 
੭ 
੬੭ 


. 00 


ਸੀ. : ਰੇ (੧: 


ਚਿੱਤਰ £/ ਤੁਣ ਦਾ ਰੁੱਖ (ਟੂਨਾ ਸਿਲੀਆਟਾ ਰੋਇਮ) 





ਤੁਣ ਦਾ ਰੁੱਖ 723 


ਵਰਣਨ 

ਇਹ ਇਕ ਉੱਚਾ-ਲੰਮਾ, ਬਹੁਤ ਹੀ ਸ਼ਾਨਦਾਰ ਰੁੱਖ ਹੁੰਦਾ ਹੈ। ਇਸ ਨੂੰ ਸ਼ਾਖ਼ਾਂ ਬਹੁਤ 
ਜ਼ਿਆਦਾ ਗਿਣਤੀ ਵਿੱਚ ਨਿਕਲਦੀਆਂ ਹਨ, ਜੋ ਰੁੱਖ ਨੂੰ ਇਕ ਛਾਂਦਾਰ ਛਤਰ ਪਰਦਾਨ 
ਕਰਦੀਆਂ ਹਨ। ਪੌਤੇ ਸੰਯੁਕਤ ਹੁੰਦੇ ਹਨ ਅਤੇ ਮਜ਼ਬੂਤ ਡੰਡੀ 'ਤੇ ਨਿਕਲਦੇ ਹਨ। ਡੰਡੀ 
ਦੇ ਦੋਵਾਂ ਪਾਸਿਆਂ 'ਤੇ ਕਈ ਛੋਟੀਆਂ-ਛੋਟੀਆਂ ਪੌਤੀਆਂ, ਜੋੜਿਆਂ ਵਿਚ ਨਿਕਲੀਆਂ 
ਹੁੰਦੀਆਂ ਹਨ। ਫੁਲ ਸਫ਼ੈਦ ਅਤੇ ਮਿੰਠੀ-ਮਿੰਠੀ ਸੁਗੰਧ ਵਾਲੋ ਹੁੰਦੇ ਹਨ, ਜੋ ਸ਼ਾਖ਼ਾਂ ਦੇ 
ਸਿਰਿਆਂ ਤੇ. ਹੇਠਾਂ ਨੂੰ ਲਮਕਦੇ ਖੁੱਲ੍ਹੋ-ਖੁੰਲ੍ਹੋ ਗੁਂਛਿਆਂ ਵਿਚ ਲੌਂਗਦੇ ਹਨ। ਪੁੰਕੇਸਰ ਇੱਕ 
ਗੋਲ, ਸੰਗਤਰੀ ਰੰਗ ਦੀ ਚਕਲੀ - ਜਿਹੀ ਵਿਚ ਲੱਗੇ ਹੋਏ ਹੁੰਦੇ ਹਨ। ਫਲ ਇੰਕ ਚੌਰਸ 
ਫਲੀ ਜਿਹੀ ਹੁੰਦਾ ਹੈ. 2-2.5 ਸੈਂਟੀਮੀਟਰ ਲੰਮੀ। ਉਸ ਵਿਚ ਕਈ ਬੀਜ ਹੁੰਦੇ ਹਨ, 
ਚਪਟੇ-ਜਿਹੇ। ਹਰੇਕ ਸਿਰੇ 'ਤੇ ਝਿੱਲੀਦਾਰ ਖੌਭ ਜਿਹਾ ਹੁੰਦਾ ਹੈ। 


ਵੰਡ 


ਇਹ ਰੁਖ ਸਾਰੇ ਭਾਰਤ ਵਿਚ ਆਮ ਹੁੰਦਾ ਹੈ, ਖ਼ਾਸ ਤੋਰ 'ਤੇ ਪਹਾੜੀ ਖੇਤਰਾਂ ਵਿਚ. 1000 
ਮੀਟਰ ਦੀ ਉਚਾਈ ਤੱਕ ।ਇਹ ਅਕਸਰ ਸੜਕਾਂ ਦੇ ਕਿਨਾਰੇ, ਛਾਂਦਾਰ ਰੁੱਖ ਵਜੋਂ ਲਾਇਆ 
ਜਾਂਦਾ ਹੈ। ਉੱਤਰੀ ਕਨਾਰਾ ਦੇ ਜੰਗਲਾਂ ਵਿਚ, ਇਹ ਰੌਖ ਬਹੁਤ ਆਮ ਹੁੰਦਾ ਹੈ ਅਤੇ ਉਥੇ 
ਇਹ 30 ਮੀਟਰ (108 ਫੋਂਟ) ਤੋਕ ਉੱਚਾ ਚਲਿਆ ਜਾਂਦਾ ਹੈ। ਇਹ ਰੁੱਖ ਭਾਰਤ ਤੋਂ' ਪੂਰਬ 
ਵਲ, ਮਲਾਇਆ ਅਤੇ ਆਸਟਰੇਲੀਆ ਵਿਚ ਵੀ ਪਾਇਆ ਜਾਂਦਾ ਹੈ। 


ਵਰਤੋਂ 


ਭਾਰਤ ਵਿਚ ਬਹੁਤ ਘੋਟ ਰੁਂਖ ਅਜਿਹੇ ਹਨ. ਜੋ ਤੁਣ ਨਾਲੋਂ ਵਧੇਰੇ ਲਾਭਕਾਰੀ 
ਹੋਣਗੇ। ਇਸ ਦੀ ਲਕੜੀ ਲਾਲ-ਜਿਹੇ ਰੰਗ ਦੀ ਅਤੇ ਮਹਿਕਦਾਰ ਹੁੰਦੀ ਹੈ। ਇਸ 'ਤੇ 
ਸਿਉਂਕ ਦਾ ਹੌਲਾ ਨਹੀਂ ਹੁੰਦਾ ਅਤੇ ਇਹ ਚੌਖਟੇ ਅਤੇ ਅਲਮਾਰੀਆਂ ਆਦਿ ਬਣਾਉਣ 
ਲਈ ਵਰਤੀ ਜਾਂਦੀ ਹੈ। ਇਸ ਵੇਲੋ ਸਿਗਾਰ ਦੇ ਡੋਬੇ ਬਣਾਉਣ ਲਈ ਵਰਤੀ ਜਾਣ ਵਾਲੀ 
ਇਹ ਮੁੱਖ ਲੌਕੜੀ ਹੈ। ਫੁਲਾਂ ਚੋਂ ਇੰਕ ਲਾਲ ਤੋ ਜ਼ਰਦ ਰੰਗ ਨਿਕਲਦਾ ਹੈ। ਪਰ ਕਿਉਂਕਿ 
ਇਹ ਟਿਕਵਾਂ ਨਹੀਂ ਹੁੰਦਾ ਇਸ ਲਈ ਇਸ ਵੇਲੇ ਉਸ ਦੀ ਕੋਈ ਬਹੁਤੀ ਵਪਾਰਕ 
ਅਹਿਮੀਅਤ ਨਹੀਂ। ਬੀਜ ਅਤੇ ਪੋਤੇ ਪਸ਼ੂਆਂ ਦੇ ਚਾਰੇ ਵਜੋ' ਵਰਤੇ ਜਾਂਦੇ ਹਨ।.ਛਿੱਲ 
ਬਾਰੇ ਆਖਿਆ ਜਾਂਦਾ ਹੈ ਕਿ ਉਹ ਸਰੀਰ ਦੇ ਰੇਸ਼ਿਆਂ ਅਤੇ ਤੰਤੂਆਂ ਨੂੰ ਕੌਸਦੀ 'ਤੇ ਮਜ਼ਬੂਤ 
ਬਣਾਉਂਦੀ ਹੈ। 


